ਸਮਤਾ 


ਮਾਰਚ 1985 (ਅੰਕ 58) 


ਸੰਪਾਦਕ: ਗੁਰਸ਼ਰਨ ਸਿੰਘ (1929-2011) 


ਇਹ ਪੀ ਡੀ ਐਫ ਫਾਈਲ ਸੁਖਵੰਤ ਹੁੰਦਲ ਨੇ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜੀਨ “ਵਤਨ? ਦੇ ਵੈੱਬਸਾਈਟ `ਤੇ 
ਪਾਉਣ ਲਈ ਤਿਆਰ ਕੀਤੀ। 


ਸ੍ਰੋਤ: ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ। 


ਮਾਰਚ 1985 ਰੰ 5 6 
ਮੁੱਲ--ਦੋ ਰੁਪਏ 1 


ਇਕ ਖੁਲ੍ਹੀ ਚਿੱਠੀ 
ਸੇਵਾ ਵਿਖੋਂ, ਸ੍ਰੀ ਰਾਜੀਵ ਗਾਂਧੀ, ਪ੍ਰਧਾਨ ਮੰਤਰੀ ਭਾਰਤ'ਸਰਕਾਰ, ਨਵੀ" ਦਿੱਲੀ । 


ਸ੍ਰੀ ਮਾਨ, ਇਹ ਚਿੱਠੀ ਮੈ ਤੰਨੂੰ ਇਕ ਦੇਸ਼ ਦਾ “ਸਾਧਾਰਨ ਸ਼ਹਿਰੀ-ਹੋਣ ਕਰਕੇ ਲਿਖ ਰਿਹਾ ਹਾਂ । ਮੇਰੇ 


ਨਾਂ ਨਾਲ ਭਾਵੇ" ਸਿੰਘ ਹੈ ਪੈਰ ਮੈੱ' 'ਬੜੀ ਹਲੀਮੀ ਨਾਲ ਇਹ ਗੱਲ ਕਹਿੰਦਾ ਹਾਂ ਕਿ ਮੈੱ' ਆਪਣੇ ਆਂਪ ਵ਼ਿਚ ਕਦੀ 
ਦਾਅਵਾ ਨਹੀ" ਕੀਤਾ ਕਿ ਮੈ" ਸਿਰਫ ਗੁਰ੍ਹ ਦੀ ਸਾਜੀ ਸਾਧ ਸੰਗਤ ਦਾ ਦਾਸ ਹੀ ਹਾਂ । ਮੈ: ਇਕ ਸਧਾਰਨ ਸ਼ਹਿਰੀ 
ਹਾਂ ਤੇ ਸਿਰਫ ਇਕ ਸਾਧਾਰਨ ਮਨੁੱਖ ਹਾਂ ਤੇ ਜ਼ੋਰ ਦੇ ਕੇ ਕਹਿਣਾ ਢਾਰੁੰਦਾ ਹਾਂ ਕਿ ਮੇਰਾ ਨਾਂ ਕਿਸੇ.ਧਰਮ ਜਾਂ ਮਜ਼ਹਬ 
ਨਾਲ ਨਾਂ ਜੋੜਿਆ ਜਾਏ । ਮੰ” ਉਹਨਾਂ ਸਾਧਾਰਨ ਲੋਕਾਂ ਵਿਚੋ" ਹਾਂ :-- ਰ੍‌ 


੦ 


ਜੋ ਉਸ ਵੈਲੋਂ ਵੀ ਰੌਸ ਦੀ ਆਵਾਜ਼ ਉੱਚੀ ਕਰਦੇ ਸਨ, ਜਦੋਂ” ਜੂਨ 1984 ਤੋ” ਪਹਿਲਾਂ, ਧਾਰਮਕ ਜਨੂੰਨ ਦੇ 
ਨਾਂ ਥਲੇ ਬੇਗੁਨਾਹ ਲੌਕਾਂ ਦੇ ਕਤਲ (ਜਿਨ੍ਹਾਂ ਦੇ ਸਿਰ ਤੇ ਪਗੜੀ ਨਹੀ' ਸੀ) ਹੋ ਰਹੇ ਸਨ । 

ਜੋ ਉਸ ਵੇਲ ਵੀ ਰੋਸ ਦੀ, ਆਵ'ਜ਼ ਉੱਚੀ .ਕਰਦੈ-ਸਨ ਜਦੋਂ” ਝੂਠੇ ਪੁਲਸ ਮੁਕਾਬਲਿਆਂ ਵਿਚ ਨੌਜਵਾਨ ਮਾਰੇ 
ਜਾਂਦੇ ਸਨ । ਇਹ ਮਾਰੇ ਜਾਣ ਵਾਲੋਂ ਲੌਕ ਭਾਵੇ" ਕੁਮਿਊਨਿਸਟ ਇਨਕਲਾਬੀ ਸਨ ਤੇ `ਭਾਵੇ" ਅੰਮ੍ਰਿਤਧਾਰੀ 
ਸਿੱਖ ਸਨ । ਰਹ 

ਜਿਨ੍ਹਾਂ ਨੇ ਇਹ ਆਵਾਜ਼- ਉਠਾਈ ਕਿ ਦਰਬਾਰ ਸਾਰਿਬ ਵਿਚ ਕਾਤਲਾਂ ਨੂੰ ਪਨਾਹ ਦੇਣੀ ਗ਼ਲਤ ਹੈ ਅਤੇ 
ਜਿਨ੍ਹਾਂ ਕੋਲ ਦਰਬਾਰ ਸਾਹਿਬ. ਦਾ ਪ੍ਰਬੋਧ ਹੈ, ਉਹ ਇਸ ਜ਼ਿਮੈਵਾਰੀ ਤੋਂ” ਸੁਰਖਰੂ ਨਹੀ" ਹੋ ਸਕਦੇ । 

ਜਿਨ੍ਹਾਂ ਨੇ ਇਹ ਵੀ ਕਿਹਾ ਕਿ ਕਾਤਲ ਦਰਬਾਰ ਸਾਹਿਬ ਉੱਡਕੇ ਨਹੀ' ਪੁੱਜ ਜਾਂਦੇ, ਸਮੇ“ ਦੀ ਸਰਕਾਰ. ਦੀ 
ਇਹ ਜ਼ਿੰਮੇਵਾਰੀ ਹੈ ਕਿ ਉਹ ਸਾਧਾਰਨ ਸ਼ਹਿਰੀਆਂ ਨੂੰ ਕਾਤਲਾਂ ਦੇ ਹਥੋਂ ਬਚਾਏ । 

ਜਿੰਨ੍ਹਾਂ ਇਹ ਵੀ ਕਿਹਾ ਕਿ ਇਕ ਵਿਅਕਤੀ ਨੂੰ ਫੜਣ ਲਈ (ਭਾਵੇ ਉਹ ਕਾਨੂੰਨ ਦੀਆਂ ਨਜ਼ਰਾਂ ਵਿਚ 
ਕਿੰਨਾਂ ਵਡਾ ਗ੍ਰਨਾਹਗਾਰ ਹੋਵੇਂ) ਹਰਮੰਦੁਰ ਸਾਹਿਬ ਵਿਚ. ਏਨੇ ਵਡੇਂ ਪੈਮਾਨੇ ਦੀ ਫੌਜੀ ਕਾਰਵਾਈ ਤੇ ਤਬਾਹੀ 
ਇਕ ਸਰਾਸਰ ਗ਼ਲਤ ਕਾਰਵਾਈ ਹੈ ਅਤੇ ਇਸ ਫੌਜੀ ਕਾਰਵਾਈ ਵਿਚ ਵੀ ਅਗੋਂ ਹੋਰ ਬੇਗੂਨਾਂਹ ਲੋਕਾਂ ਦਾ 


ਇਸ ਅੰਕ ਵਿਚ : 


ਇਕ ਖੁੱਲ੍ਹੀ ਚਿੱਠੀ ਪ੍ਰਧਾਨ ਮੰਤਰੀ ਦੇ ਨਾਂ । 
ਸੈਪਾਦਕੀ ਨੋਟ : ਜਾਸੂਸੀ ਕਾਂਡ, ਆਂਧਰਾ ਤੇ' ਪੰਜਾਬ ਦੇ ਪ੍ਰਸੈਗ ਵਿਚ- ਫਾਸ਼ੀਵਾਦ ਵੱਲ ਵੱਧਦੇ ਕਦਮਾਂ ਦੀ ਰੀਪੋਰਟ, 
ਅਤਿਵਾਦ ਨਾਲ ਨਿਬੜਣ ਦੇ ਗ਼ਲਤ ਢੰਗ ਅਤੇ ਪਲਸ ਮੰਚ ਦਾ ਜਲੰਧਰ ਸਮਾਗਮ । 


'ਕਹਾਣੀਆਂ : ਯੁਵਰਾਜ ਸਿੰਘ ਰ਼ਤਨ, ਨੂਰ ਸੋਤੋਖਪੁਰੀ ।. 


ਜਿਉਤਸ਼ ਵਿਦਿਜਾਂ ਅਤੇ ਪੁੱਨਰਜੁਨਮ ਵਲੋਂ" ਰੋਸ਼ਨਲਿਸਟ ਸੋਸਾਇਟੀ ਦੀਆਂ ਲਿਖਤਾਂ । 
ਕਵਿਤਾਵਾਂ : ਤਰਸੇਮ ਗੂਜ੍ਰਰਾਲ, ਗੁਰਜੀਤ, ਮਿੰਦਰਪਾਲ ਝਠੱਲ, ਕਰਮਜੀਤ ਸਿੰਘ । 
ਗੋਪੋਰਟ : ਪਲਸ ਮੰਚ ਸਮਾਗਮ ਗੁਰਬਖਸ਼ ਜੱਸ 1 

ਪੁਸਤਕ ਪਹਿਚਾਣ : ਸਲਾਹਾਂ ਦੀ ਹੇਕ ਤੇ, ਕੁਝ ਫੀਨਹੀ" ਤੇ ਪਾਠਕ ਲੇਖਕ ਫੋਰਮ । 


ਮਾਰਿਆ ਜਾਣਾ, ਇਕ _ਐਸਾ ਗੁਨਾਹ ਜਿਸ ਤੋਂ' ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪ੍ਰਧਾਨ ਗਿਆਨੀ 
ਜ਼ੈਲ ਸਿੰਘ ਕਦੀ ਵੀ ਬਰੀ ਨਹੀ” ਕੀਤੇ ਜਾ ਸਕਦੇ 1 

% ਜਿਨ੍ਹਾਂ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿਆਸ੍ਹੀ ਹਾਰ ਦੇਣ ਦੀ ਥਾਂ, ਉਹਦੀ 
ਜਿਸਮਾਨੀ ਹਤਿਆ ਬਹੁਤ ਹੀ ਗ਼ੰਲਤ ਧਾਰਨਾ ਹੈ, ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ, ਉਹ 

ਥੋੜੀ ਹੈ ਜਿਨ੍ਹਾਂ ਇਹ ਵੀ ਸਹ ਸੀ ਕਿ ਪ੍ਰਧਾਨ ਮੰਤਰੀ ਦੀ ਹੱਤਿਆ ਤ੍ਰੋ ਬਾਅਦ ਕਾਂਗਰਸੀ ਗੁੰਡਿਆਂ 

ਦੇ ਹਥੋਂ ਸਾਧਾਰਨ ਸਿਖਾਂ ਦਾਂ ਕਤਲਿਆਮ ਇਕ ਬਹੁਤ ਵੱਡਾ ਗੁਨਾਹ ਹੇ `ਤੇ `ਕਾਂਗਰਜ ਪਾਰਟੀ ਨੂੰ 
ਇਸ ਦੇ ਲਈ ਕਦੀ ਮੁਆਫ਼ ਨਹੀ ਕੀਤਾ ਜਾ ਸਕਦਾ । 

੦ _ ਜੋ ਇਹ ਕਹਿੰਦੋ ਹਨ ਕਿ ਵੀਹਵੀ` ਸਦੀ ਵਿਚ ਮਜ਼ਹਬ _ਤੇ ਆਧਾਹਤ ਸਿੰਆਸਤ` ਇਤਹਾਸ ਦਾਂ 
ਪਹੀਆ.ਪੁੱਠਾ ਚਲਾਉਣ ਦੇ ਬਰਾਬਰ.ਹੈ । 

੮ ਜਿਹੜੇ ਇਹ ਕਹਿੰਦੇ ਹਨ ਕਿ ਅਨੰਦਪੁਰ ਸਾਹਿਬ ਦਾ ਰੰਜ਼ੂਲੇਸ਼ਨ ਮੰਨਣ ਜਾਂ ਨਾਂ ਮੰਨਣ ਨਾਲ ਲੋਕਾਂ ਦੇ 
ਬੁਨਿਆਦੀ ਮੱਸਲਿਆਂ ਦੇ ਹੱਲ ਹੋਣ ਦੀ ਕੋਈ ਸੈਭਾਵਨਾ ਨਹੀ” । 

ਹਾਂ ਸੈ ਉਨ੍ਹਾਂ' 'ਚੋਂ ਇਕ ਹਾਂ ਜੋ-ਇਹ ਸਮਝਦੇ ਹਨ ਕਿ ਇਹ ਭਾਂਰਤ' ਸਾਂਰੇ ਲੋਕਾਂ ਦਾ ਸਾਂਝਾ ਹੈ ਤੇ ਇਸ 

-ਵਿਚ਼ ਪੰਜਾਬ ਵੀ ਸ਼ਸੰਮਲ ਹੈ । ਇਥੇ ਕਿਸੇ ਇਕ ਫ਼ਿਰਕੇ ਦੀ ਭੋਂਈ ਵਿਸ਼ੇਸ਼ ਹੱਕਾਂ ਦੀ ਇਜਾਰੇਦਾਰੀ ਨਹੀਂ । 

ਭਾਵੇ ਉਹ ਬਹੁਗਿਣਤੀ ਹੈ ਜਾਂ ਘੱਟ ਗਿਣਤੀ ਵਿਚ ਹੈ । ਇਸ ਸਪਸ਼ਟ ਸਟੈ'ਡ ਤੇ ਖਲੌਕੇ ਮੈ" ਤੈਨੂੰ ਹੇਠ 

ਲਿਖੀਆਂ ਸ੍ਤਰਾਂ ਲਿਖ ਰਿਹਾਂ ਹਾਂ । 

/__ ਪਹਿਲੀ ਗਲ ਗਾਂ ਮੈ” ਫੇਰ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਜਾਡੇਂ ਸ਼ਾਰੋ ਸਾਧਾਰਨ ਲੋਕਾਂ ਦਾ 
ਹੈ1 ਇਹ ਪੰਜਾਬ ਕੋਈ ਕਾਂਗਰਸ ਪਾਰਟੀ ਜਾਂ ਅਕਾਲੀ ਪਾਰਟੀ ਢੀ ਜਗੀਰ ਨਹੀਂ ਕਿ ਦੋਨਾਂ ਦੀ 
ਕੁਰਸੀ ਦੀ ਲੜਾਈ ਵਿਚ ਇਸਨੂੰ ਛਿੱਕੇ ਟੈਗਿਆ ਜਾ ਸਕੇ । 

ਤ੍ਰੰ ਅਕਾਲੀਆਂ ਨੂੰ.ਕਹਿੰਦਾ ਹੈ” ਕਿ ਉਹ ਅਤਿਵਾਂਦ ਬਾਰੇ ਆਪਣਾ ਸਪੱਸ਼ਟ ਸਟੈ'ਡ ਦਸਣ, ਤੇਰਾ 
ਇਹ ਕਹਿਣਾ ਸਰਾਸਰ ਨਜਾਇਜ਼ ਹੈ । ਉਹ ਅਲੈਕਸ਼ਨ ਕਮਿਸ਼ਨ ਵਲੋ` ਪ੍ਰਵਾਨਤ ਇੰਕ ਬਾਕਾਇਦਾ 
ਸਿਆਸੀ ਪਾਰਟੀ ਹਨ । ਉਹਨਾਂ ਦਾ ਜੋ ਵੀ ਸਟੈ'ਡ ਹੈ, ਉਰ ਲੋਕਾਂ ਵਿਚ ਦਸਣਗੇ, ਤ੍ਰੰ ਪੁਛਣ ਵਮਲਾ 

"ਕੋਣ ਏ' ? ਨਾਲੋਂ ਅਤਿਵਾਦ ਨਾਲ ਨਿਬੜਣਾ ਹੁਣ ਤੈਰੀ ਪ੍ਰਬੰਧਕੀ ਜ਼ਿਮੇਵਾਰੀ ਹੈ, ਉਹਨਾਂ 'ਦੀ ਨਹੀ” । 
ਜਿਨ੍ਹਾਂ ਪਦੀ ਸ੍ਰਾਰ਼ੀ ਲੀਡਰਸ਼ਿਪ ਜੇਲ੍ਹ ਵਿਚ ਬੰਠੀ ਹੈ । ਹੁਣ ਤੂਰ ਇਹ ਨਹੀ ਕਹਿ 'ਸਕਦਾ ਕਿ 
ਅਤਿਵਾਦੀ ਗੁਰਦੁਆਰਿਆਂ ਵਿਚ ਸ਼ਰਨ ਲੈਦੇ ਹੱਨ । ਉਤੇ ਹੁਣ ਤੇਰੀ ਪੁਲਜ ਅਤੇ ਫੌਜ ਨੂੰ' ਜਾਣ 
ਦੀ ਕੋਝੀ ਮਨ੍ਹਹਹੀ ਨਹੀਂ” । ਲੇ 

ਅਕਾਲੀ ਅਗੋਂ” ਇਹ ਕਹਿੰਦੇ ਹਨ ਕਿ ਤੂੰ ਉਹਨਾਂ ਵਿ ਪੁਛਣ ਤੋਂ ਪਹਿਲਾਂ-ਇ9 ਦਸ ਕਿ ਤੇਰਾਂ 
ਦਿਲ੍ਹੀ.ਦੇ ਕਾਤਲ ` ਕੋਡਿਆਂ ਨਾਲ ਕੀ ਰਿਸ਼ੁਤਾ ਹੈ 7 ਸਾਰੀ ਦੁਨੀਆਂ ਜਾਣਦੀ ਹੈ ਕਿ ਇਹ ਕਾਤਲ 
ਗ੍ਰੰਡੇ ਤੇਰੀ ਪਾਰਟੀ ਦੇ ਸਨ। ਇਹਨਾਂ ਵਿਚੋਂ” ਤ੍ਰੇ ਇਕ ਨੂੰ ਸਟੇਟ ਮਨਿਸਟੌਰ ਡੋਂ' ਪੂਰਾ ਕੈਬਨਿਟ 
ਮਨਿਸਟਰ ਬਣਾ ਦਿਤਾ ਹੈ । ਹੁਣ ਇਹ ਨਾਂ ਆਖੀ" ਕਿ ਕਾਤਲ ਨੈ ਤਿੰਨ ਲੱਖ ਵੋਟਾਂ ਲਈਆਂ 
ਹਨ । ਉਹਦੇ ਨਾਲ ਉਹਦਾ ਕਤਲ ਵਿਚ ਸ਼ਾਮਿਲ ਹੌਣ ਦਾ ਗ੍ਰਨਾਹ 'ਮੁਆਫ ਨਹੀ” ਕੀਤਾ ਜਾ 
ਸਕਦਾ । ਕਦੇ ਡਾਕੂ ਮਾਨ ਜਿੰਘ ਚੋਬਲ ਘਾਟੀ ਤੋਂ ਚੋਣਾਂ ਲੜੇ ਤਾਂ ਉਹ ਵੀ ਇਸ ਤੇ' ਵੱਧ ਵੇਟਾਂ 
ਲੌ ਸਕਦਾ ਹੈ, ਪਰ ਇਹਦੇ ਨਾਲ ਉਹਦੇ ਨਾਂ ਨਾਲੋਂ” ਡਾਕੂ ਸ਼ਬਦ ਵੱਖਰਾ ਨਹੀ” ਕੀਤਾ ਜਾ ਸੋਕਦਾ । 
ਇਸੇ ਤਰ੍ਹਾਂ, ਤੋਰੇ ਭਗਤਾਂ, ਟਾਇਟਲਰਾਂ ਤੇ ਧਰਮ ਦਾਸਾਂ ਨਾਲੋ" ਕਾਤਲ ਸ਼ਬਦ ਵੱਖਰਾ ਨਹੀ” ਕੀਤਾ ਜਾ 
ਸਕਦਾ । ਜੇ, ਤੂੰ ਇਸ ਗਲ ਨੂੰ ਨਹੀ” ਮੰਨੇਗ ਤਾਂ ਆਉਣ ਵਾਲੋਂ ਲੋਕ ਇਹਨਾਂ ਨੂੰ ਕਟੈਹਰੇ ਵਿੰਚ ਖੜਾ 
ਕਰਨਗੇ । ਯਾਦ ਰੱਖ ਨਾਜ਼ੀ ਕਾਤਲਾਂ ਉਤੇ ਵੀਹ ਵੀਹ ਸਾਲ ਬਾਅਦ ਵੀ ਮੁਕੱਦਮੇ ਚਲਾਏ ਗਏ ਸਨ । 
ਪ੍ਰਧਾਨ ਮੰਤਰੀ ਦੇ ਕਾਤਲਾਂ ਅਤੇ ਉਸ. ਕਤਲ.ਵਿਚ. ਸ਼ਾਜ਼ਿਲ ਸਿਸ ਦੇ. ਕ੍ਬ੍ਰਿੜ, ਦੋਸ਼ੀਆਂ ਵਿਰੁਧ 


ਬਲਰਾਜ ਸਾਹਨੀ ਯਾਦਗਾਰ .ਪ੍ਰਕ੍‌ਸ਼ਨ ਵਾਸਤੇ, ਕੈਲਾਸ਼ ਕੌਰ--ਗੁਰਸ਼ਰਨ ਸਿੰਘ ਨੇ, ਹਰਮੁੱਖ ਪ੍ਰਿੰਟਰਜ਼, 23-ਮਹਾਂ ਸਿੰਘ ਗੋਟ 
ਮਾਰਕੀਟ, ਅੰਮ੍ਰਿਤਸਰ ਤੋ" ਛਪਵਾਇਆ ਅਤੇ ਗੁਰੂ ਖਾਲਸਾ ਨਿਵਾਸ, ਡਾਕਖਾਨਾ ਖਾਲਸਾ ਕਾਲਜ, ਅੰ ਮ੍ਰਿਤਸਰ-143002 
ਤੋ` ਪ੍ਰਕਾਸ਼ਿਤ ਕੀਤਾ 1 ਵਾਰਸ਼ਿਕ ਚੋਦਾ 15 ਰੁਪਏ,- ਵਿਦੇਸ਼ ਹਵਾਈ ਡਾਕ ਰਾਹੀ 130 ਰੁਪਏ 
2 


ਜੇਕਰ ਮੁਕੱਦਮੇ ਚਲਾਏ ਜਾ ਸਕਦੇ ਹਨ ਤਾਂ ਉਹਨਾਂ ਦੋਸ਼ੀਆਂ ਵਿਰੁਧ ਕਿਉ” ਨਹੀ ਚਲਾਏ ਜਾ ਸਕਦੇ 
ਜਿਨ੍ਹਾਂ ਦੀ ਸਪੱਸ਼ਟ ਤੌਰ ਤੇ ਪਹਿਚਾਣ ਕਰ ਲਈ ਗਈ ਹੈ ਤੇ ਜਿਨ੍ਹਾਂ ਕਤਲ ਜੀਤੇ ਹਨ ਸਿ 

ਪੰਜਾਬ ਦੇ ਮਸੁਲੇਂ ਦਾ ਜੇਂ ਤੇਰੇ ਕੋਲ ਕੋਈ ਹਲ' ਹੈ, ਤਾਂ ਸਪੱਸ਼ਟ ਦਸ 1 ਅਕਾਲੀਆਂ ਨੂੰ ਇਨ 
ਮਨਜ਼ੂਰ ਹੋਵੇ ਜਾਂ ਨਾਂ ਹੋਵੇ, ਇਹ ਨਾਂ ਤੇਰੀ ਮਜਬੂਰੀ ਹੈ ਤੇ ਨਾਂ ਅਕਾਲੀਆਂ _ਦੀ। ਤਰਸੀ” ਦੋ 
ਸਿਆਸੀ ਪਾਰਟੀਆਂ ਹੋ ਤਾਂ ਤਰਸੀ" ਆਪਣੇ,ਹਿੱਤ ਜਾਂ ਇਹ _ਕਹਿ ਲਵੇ ਚਿਨ੍ਹਾਂ ਜਮਾਤਾਂ ਦੀ ਤਰਸੀ” 
ਨੁਮਾਇੰਗਗੀ ਕਰਦੇ ਹੋਂ, ਉਹਨਾਂ ਦੇ ਹਿੱਤ ਪਧਨਣੇ ਹਨ । ਇਸ _ਲਈ ਅਕਾਲੀਆਂ ਵਾਸਤੇ ਤੇਰ ਲਈ 
ਕੋਈ ਸ਼ਰਤ ਡਿਕਟੇਟ ਕਰਵਾਉਣੀ ਜਾਂ ਉਨ੍ਹਾਂ ਵਲੋ” ਤੇਰੇਂ ਵਾਸਤੇ ਕੋਈ ਸ਼ਰਤ _ਰਖਣੀ ਢੌਨੋ ਗੌਰ 
ਸਿਆਸੀ ਗਲਾਂ ਹਨ । ਹਾਂ ਜੇ ਤਸੀ' ਅੰਦਰਖਾਤੇ ਇਹ ਸ਼ਲਾਹ ਬਣਾ ਲਈ ਹੈ ਕਿ ਪੰਜਾਬ ਵਿਚ 
ਆਉਣ _ਵਾਲੀ ਵਜ਼ਾਰਤ ਤ੍ਰਹਾਡੀ ਦੋਨਾਂ ਦੀ ਸਾਂਝੀ ਹੋਵੇ ਤਾਂ ਪਏ ਇਕ ਦ੍ਰ੍ਜੇ ਕੌਲੋ' ਸ਼ਰਤ 
ਮਨਵਾਓ । ਪੰਜਾਬ, ਦੇ' ਲੋਕਾਂ ਨੂੰ ਅਖ਼ਨ ਤੋਂ ਸ਼ਾਂਤੀ ਚਾਹੀਦੀ ਹੈ, , ਜਿਥੇ ਬਜ਼ੈਰ ਕਿਸੇ ਫ਼ੌਜੀ ਜਾਂ 
ਪ੍ਰਲਸ ਜਾਂ ਅਤਿਵਾਦੀ ਦੀ ਦਹਿਸ਼ਤ ਦੇ ਲੌਕ ਆਪਣੇ ਆਪਣੇ ਕੰਮ ਕਰ _ਸਕਨ, ਤੇ ਇਹਨਾਂ ਕੌਖ੍ਹਾਂ 
ਵਿਚ ਆਪਣੀ ਜ਼ਿੰਦਗੀ ਨੂੰ ਬੋਹਤਰ ਬਨਾਉਣ ਲਈ _ਸੈਘਰਸ਼ ਵੀ ' ਸ਼ਾਮਿਲ _ਹਨ ਤੋਂ ਲੋਕਾਂ ਨੂੰ ਜਾਗ੍ਰਿਤ 
ਕਰਨ _ ਲਈ _ ਸਿਆਸੀ ਕਾਰਗੁਜ਼ਾਰੀ ਵੀ. ਸ਼ਾਮਿਲ ਹੈ । ਇਹ ਸਭ ਕਰ ਝ ਵੀਹਵੀ' ਸਦੀ ਦੇ 
ਜਮਹੂਰੀ ਸਮਾਜ ਦੀਆਂ ਘੱਟੋ ਘੱਟ _ਜ਼ਰ੍ਹਰ੍ਤਾਂ ਹਨ _ ਜਿਨ੍ਹਾਂ ਉਤੇ ਫਾਸ਼ੀ ਕਾਨੂੰਨਾਂ ਰਾਹੀ” ਬੰਦਸ਼ਾਂ 
ਲਗਾਈਆਂ _ਜਾ ,ਰਹੀਆਂ _ਹਨ । ਆਖਰ _ਸਾਂਰੇ ਪੰਜਾਬ ਵਿਚ: ਲੰਮੋ ਅਰਸੇ ਲਈ ਦਫੰ' 144 ਲਗਾਕੇ 
ਤੇ ਅਧਿਕਾਰੀਆਂ ਦੀ ਇਜਾਜ਼ਤ ਬਿਨਾਂ ਕੋਈ ਸਿਆਸੀ ਜਾਂ ਸਭਿਆਚਾਰਕ _ਇਕੱਠ ਕਰਨ ਉਤੇ _ਬੰਦੂਸ਼ 
ਲਗਾਕੇ ਲੌਕਾਂ ਦੀ ਜ਼ਿੰਦਗੀ ਨੂੰ ਨਰਕ ਬਨਾਉਣ ਦਾ ਹੱਕ ਤੁਹਾਡੇ ਲਕਾਂ ਨੂੰ ਕਿਸਨੇ ਦਿਤਾ ਹੈ ? 

ਤੇਰੀਆਂ ਇਹ ਸਾਰੀਆਂ ਪਾਲਸੀਆਂ ਅਤਿਵਾਦ ਨੂੰ ਫੈਲਾਉਣ ਵਿਚ _ਸਹਾਇੜਾ' ਕਰ ਰਹੀਆਂ ਹਨ ਤੇ 
ਸ਼ਾਇਦ ਤੂੰ ਇਹੋ ਚਾਹੁੰਦਾ ਏ', ਕਿਉ'ਕਿ- ਇਹੋ ਤਾਂ ਇਕ ਹਥਿਆਰ ਹੈ, _ ਜਿਸਨੂੰ ਵਰਤਕੇ ਤ੍ਰੇ 
ਏਨੀਆਂ ਵੋਟਾਂ ਹਾਸਿਲ ਕਰ ਸਕਿਆ ਏਂ .ਤੇ ਵਿਰੋਸੀਆਂ ਨੂੰ ਚਿਤ ਕਰ ਸਕਿਆ ਏ । ਪਰ ਯਾਦ 
ਰਖ ਇਹ ਵਿਸਫੋਟਕ ਹਾਲਤ ਜੋ ਪੈਦਾ ਹੋ ਰਹੀ ਹੈ, ਉਹ ਸਾਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਡੋਬੇਗ ਹੀ, ਪਰ ਬਾਕੀ 
ਭਾਰਤ ਨੂੰ ਵੀ ਜ਼ਰ੍ਹਰ ਲੈ ਡੁਬੇਗ । ਪੰਜਾਬ ਭਾਰਤ ਦਾ ਇਕ ਜ਼ਰੂਰੀ ਅੰਗ ਹੈ ਤੇ ਜੋ ਇਸਦੀ ਪਾਕਿਸਤਾਨ ਨਾਲ 
ਲਗਨਕਰਕੇ ਜੁਗਰਾਫਾਈ ਸਥਿਤੀ ਹੈ, ਉਰ ਇਸਦੇਂ ਬਾਰੇ ਫੌਰੀ ਫੌਸਲੇ ਦੀ ਮੰਗ _ਕਰਦੀ ਹੈ, ਅਗਰ 
ਫੈਸਲੇ ਦੀ ਦੇਰੀ ਹੁੰਦੀਗਈ ਤਾਂ ਜਿਸ ਭਾਰਤ ਦੀ ਏਕਤਾ ਦੇ ਨਾਂ ਤੇ ਤ੍ਰੰ ਏਨੀਆਂ ਵੋਟਾਂ ਲਈਆਂ 
ਹਨ, ਉਹ ਏਕਤਾ ਖੋਜੂ ਖੋਰ੍ਹ ਹੋ ਜਾਂਏਗੀ ਫੌਜਾਂ ਅਤੇ ਪੁਲਸ ਜਬਰ ਕਿਸੇ ਮੱਸਲੋ'ਦਾ ਹੱਲ ਨਹੀ" । 

ਅਕਾਲੀਆਂ ਨਾਲ ਤੂਰ ਕੀ ਰਵੀਯਾ ਇਖਤਿਆਰ ਕਰ, ਇਹ ਜਾਂਡੀ ਸਿਰਦਰਦੀ ਨਹੀ”। ਉਹ ਪੰਜਾਬ 
ਵਿਚ ਸੱਤਾ ਸੈਭਾਲਨ ਵਾਲੀ ਤੇਰੀ ਪਾਰਟੀ ਦੀ ਸ਼ਰੀਕ ਪਾਰਟੀ ਹੈ । ਇਹ ਸ਼ਰੀਕਾਂ ਦੀ ਲੜਾਈ ਵਿਚ 
ਸਾਡਾ ਕਿਉ” ਘਾਣ ਹੋ ਰਿਹਾ ਹੈ ? ਅਸੀ” ਇਹ ਪੁਛਣ ਦਾ ਹੱਕ ਰਖਦੇ ਹਾਂ । 

ਤ੍ਰੰ ਇਸ ਵੇਲੋਂ ਕੇ'ਦਰੀ ਹਕੂਮਤ ਦ੧ ਮਾਲਕ ਏ', _ਭਾਵੇ` ਕਿਸੇ ਤਰ੍ਹਾਂ ਵੀ ਲਈਆਂ “ ਤੂੰ _ਵਡੀ ਗਿਣਤੀ 
ਵਿਚ ਲੋਕਾਂ ਕੋਲੋ" ਵੋਟਾਂ ਲਈਆਂ ਹਨ ਤੋਂ ਲੋਕਾਂ ਦਾ ਹੱਕ ਬਣਦਾ ਹੈ ਕਿ' ਉਹ ਤੋਰੇ ਕੌਲੋ' ਮੱਸਲੋ 
ਦਾ-ਹਲ ਪੁਛਣ । ਜੋ ਕੁਝ ਤੇਰੇ ਦਿਲ ਵਿਚ ਹੈ, ਉਹ ਸਪੱਸ਼ਟ ਦਸ ਤੇ ਲੋਕਾਂ ਦਾ ਸਾਹਮਣਾ ਕਰ, 
ਕਦੀ ਕੈਬਨਿਟ _ਕਮੇਂਟੀਆਂ ਬਣਾਕੇ ਕਦੀ _ਭਜ਼ਨ ਲਾਲ ਕੋਲੋ“ ਬਿਆਨ _ਦਿਵਾਕੇ ਸਿਆਸੀ ਬੇਇਮਾਨੀ 
ਦੇ ਰਾਹ ਤੇ ਕਿਉ” ਤੁਰ ਪਿਆ ਏ' ? 

ਅਸੀਂ ਜੋ ਪੰਜਾਬ ਦੇ ਸਾਧਾਰਨ ਸ਼ਹਿਰੀ ਹਾਂ, ਜੋ ਭਾਰਤ ਦਾ ਇਕ ਹਿੱਸਾ ਹੈ, ਤੇਰੋ ਕੋਲੋ ਸਿਆਸੀ ਇਮਾਨਦਾਰੀ 
ਦੀ ਮੰਗ ਕਰਦੇ ਹਾਂ ਤੇ ਇਸ.ਮੱਸਲੋਂ ਦਾ ਹੱਲ ਮੰਗਦੇਹਾਂ । ਗੁਰਸ਼ਰਨ ਸਿੰਘ--ਸੈਪਾਦਕੇ ਸਮਤਾ 


ਪਲਸ ਮੰਚ ਪ੍ਰਕਾਸ਼ਨ ਦੀਆਂ ਪੁਸਤਕਾਂ : 


ਉਧ ॥= $ 


ਪਹੁੰਚੇ ਹਾਂ ਕਿਸ ਮੁਕਾਮ 'ਤੇ/ਕਾਵਿ ਸੰਗ੍ਰਹਿ--ਸੰਪਾਦਕ--ਗ੍ਰਸ਼ਰਨ ਸਿੰਘ ੦ ਪ੍ਰਮਿੰਦਰਜੀਤ/ ਕੀਮਤ 4 ਰੁਪਏ 


ਭਾਰਤੀ ਜੇਲ੍ਹਾਂ ਵਿਚ ਪੰਜ ਵਰ੍ਹੇਮੈੱਰੀ ਟਾਇਲਰ ਕੀਮਤ 30 ਰੁਪਏ 
ਮਲਾਹਾਂ ਦੀ ਰੋਕ 'ਤੇ/ਕਾਵਿ ਸੰਗ੍ਰਹਿ /ਸੰਪਾਦਕ : ਨਵਕਿਰਨ ਕੀਮਤ 4 ਰ੍ਪਲ੍ਰੇ 
ਜਾਗ ਜਾਗ ਵੇ ਲੌਕਾ/ਗੀਤ ਕੀਮਤ 3 ਰੁਪਏ 


ਹਿਮਾਇਤੀ[ਹਿੰਦੀ ਤੇ ਉਰਦ੍ਰ ਦੀਆਂ ਚੋਣਵੀਆਂ ਕਹਾਣੀਆਂ/ਸੰਪਾਦਕ : ਗੁਰਬਖਸ਼ ਜੱਸ (ਮੁੱਲ 5/-) 


ਸੈਪਾਦਕੀ ਨੋਟ : 
1. ਜਾਸੂਸੀ ਕਾਂਡ : 
ਸਰਮਾਏਦਾਰੀ ਵਿਕਾਸ ਦੀਆਂ ਲੀਹਾਂ ਤੇ ਚਲਦੇ 

'ਹੋਏ ਭਾਰਤ ਵਿਚ ਵਡੀਆਂ ਸਨਅਤਾਂ ਲਗ ਰਹੀਮਾਂ ਹਨ । 
ਇਸ ਵਿਕਾਸ ਵਿਚ ਬਦੇਸ਼ੀ ਸਰਮਾਏ ਦਾ ਵੀ ਵਿਸ਼ੇਸ਼ ਭਾਗ 
ਹੈ । ਬਦੇਸ਼ੀਆਂ ਨੂੰ ਇਥੇ ਸਰਮਾਇਆ ਲਗਾਉਣਾ ਇਸ 
ਲਈ ਲਾਹੇਵੈਦ ਹੈ ਕਿ ਭਾਰਤ ਵਿੱਚ ਲੇਬਰ ਸਸਤੀ ਵੀ ਹੈ 
ਅਤੇ ਨਾਲ ਹੀ ਟਰੇਡ ਯੂਨੀਅਨ ਦੇ ਪੱਧਰ ਭੈ ਇਹਦੀ 
ਆਪਣੇ ਹੱਕਾਂ,ਅਤੇ ਜਾਇਜ਼ ਸਹੂਲਤਾਂ ਬਾਰੇ ਚੋਂਤਨਤਾ ਵੀ 
ਬਹੁਤ ਘੱਟ ਹੈ । ਇਸ਼ ,ਦੇ ਨਤੀਜੇ ਵਜੋ' ਕੋਈ ਸੋਘਰਸ਼ 
ਚਲਾਉਣ ਦੀ ਸਮਰੱਥਾ ਵੀ ਬਹੁਤ ਘੱਟ ਹੈ । ਸੁੱਸਾਰ ਦੇ 
ਆਰਥਕ ਮਾਹਿਰਾਂ ਦੀ ਇਹ ਪੱਕੀ ਰਾਏ ਹੈ ਕਿ ਲਗੇ ਹੋਏ 
ਸਰਮਾਏ ਤੇ ਵੱਧ ਤੋ" ਵੱਧ ਮੁਨਾਫ਼ਾ ਕਮਾਉਣ ਲਈ ਭਾਰਤ 
ਦਰਨੀਆਂ ਭਰ ਵਿਚ ਸਾਰਿਆਂ ਨਾਲੋਂ ਜ਼ਰਖੇਜ਼ ਥਾਂ ਹੈ । 
ਇਸ ਲਈ ਸੈਸਾਰ ਭਰਦੇ ਦੇਸ਼ਾਂ ਵਿਚ, ਜਿਨ੍ਹਾਂ ਕੋਲ ਬਾਹਰ 
ਲਗਾਉਣ ਲਈ ਸਰਮਾਇਆ ਹੈ, ਇਕ੍ਹ ਦੌੜ ਲੱਗੀ ਹੋਈ 
ਹੈ ਕਿ ਭਾਰਤ ਵਿਚ ਪੈਰ ਕਿਸ ਤਰ੍ਹਾਂ ਜਮਾਏ ਜਾਣ । 
ਇਸ ਦੌੜ ਵਿਚ ਅਮਰੀਕਾ ਵੀ. ਸ਼ਾਮਿਲ ਹੈ, ਫਰਾਂਸ ਵੀਂ 
ਸ਼ਾਮਿਲ ਹੈ, ਜਰਮਨੀ ਵੀ ਹੈ ਅਤੇ ਰਸ ਤੇ ਪੌਲੰ'ਡ ਵਰਗੀ 
ਦੇਸ ਵੀ ਹਨ । ਇਹ ਇਕ ਸੱਰਾਈ ਹੈ ਜਿਹੜੀ ' ਤੱਥਾਂ 
“ਦੇ ਆਧਾਰ ਤੇ ਕਦੀ ਵੀ ਝੁਠਲਾਈ ਨਹੀ ਜ ਸਕਦੀ । 
ਬਾਹਰਲੇ ਦੇਸ਼ਾਂ ਦੇ ਹਿੱਤ ਤਾਂਹੀ ਸੁਰਖਿਅਤ ਰਹਿ ਸਕਦੇ ਹਨ 
ਜੇ ਉਹ ਭਾਰਤ ਸਰੋਕਾਰ ਵਿਚ ਜਾਂ ਭਾਰਤੀ ਅਰਥਚਾਰੇ 
ਵਿਚ ਆਪਣੀਆੰ ਲੋਬੀਆਂ ਬਨਾਉਣ । ਇਹਦੇ ਲਈ ਉਹ 
ਭਾਰਤੀ ਸਰਮਾਏਦਾਰੀ _ਨੂੰ ਵੀ ਆਪਣਾ ਭਾਈਵਾਲ 
ਬਨਾਉ'ਦੇ ਹਨ । ਜੋ ਸਥਾਂਨੀਆ ਪੱਥਰ ਤੇ ਆਪਣੇ ਹਿੱਤਾਂ 
ਦੀ 'ਵੀ ਪਹਿਰੋਦਾਰੀ ਕਰਨਗੇ ਹੀ ਤੇ ਨਾਲ ਹੀ ਇਕ 
ਭਾਈਵਾਲ ਹੋਣ ਦੋ ਨਾਤੈ ਉਹਨਾਂ ਦੇ ਹਿੱਤਾਂ ਦੀ ਵੀ 
ਪਹਿਰੇਂਦਾਰੀ ਹੁੰਦੀ ਚੇਹੋਗੀ । ਇਸ ਪਹਿਰੇ ਦਾਰੀ ਦੇ ਅਮਲ 
ਵਿਚ ਭਾਰਤੀ ਸਰਕਾਰ ਦੀਆਂ ਫਾਈਲਾਂ ਦੀ ਜਾਣਕਾਰੀ 
ਇਕ ਜ਼ਰ੍ਹਰੀ ਅੰਤ ਹੈ । ਭਾਰਤ ਵਿਚ ਹਰ ਚੀਜ਼ ਵਿਕਾਉ 
ਹੈ ਇਸ ਲਈ ਇਹ ਜਾਣਕਾਰੀ ਵੀ ਵਿਕਾਉ ਹੈ । ਇਸ 
ਕਿਸਮ ਦਾ ਅਮਲ ਸਾਡ _ਸਰਠਾਰੀ। ਮਹਿਕਮਿਆਂ ਵਿਚ 
ਖਾਸ ਕਰਕੇ ਨਹਿਰ ਦੇ ਮਹਿਕਮ ਜਾਂ ਪੀ. ਡਬਲਯੂ. ਡੀ. 
ਮਹਿਕਮਿਆਂ ਵਿਚ ਹਰ ਰੌਜ਼ ਹੁੰਦਾ ਹੈ । ਠੇਕੇਦਾਰ ਇਹ 
ਜਾਨਣ ਦਈ ਕਿ ਦ੍ਰ੍ਜੇ ਠੇਕੇਦਾਰਾਂ ਨੇ ਕੀ ਟੈ ਡਰ 
ਭਰਿਆ ਹੈ, ਮਹਿਕਮੇ ਦੇ ਕਲਰਕਾਂ ਨੂੰ ਵੱਧ ਤੋ" ਵੱਧ 
ਕੀਮਤ ਦੇਦੇ _ਹਨ ਤੇ ਜਾਣਕਾਰੀ ਲੈਦੇ ਹਨ । 
ਸੋ ਇਹ ਜਾਸੂਸੀ ਕਾਂਡ ਭਾਰਤ ਦੇ ਭ੍ਰਿਸ਼ਟ ਨਿਜ਼ਾਮ 
ਦਾ ਇਕ ਜ਼ਰੂਰੀ ਹਿੱਸਾ ਹੈ ਤੇ ਇਸਨੂੰ ਇਸੇ ਰੌਸ਼ਨੀ ਵਿਚ 
ਵੇਖਿਆਂ ਜਾਣਾ ਚ੍ਹਾਹੀਦਾ ਹੈ ਤੇ ਲੱਕਾਂ ਦੋ 'ਰੌਂਹ ਨੂੰ ਇਸ 
ਨਿਜ਼ਾਮ ਦੀ ਭ੍ਰਿਸ਼ਟਤਾ ਵਲ ਮੋੜਣਾ ਚਾਹੀਦਾ ਹੈ । ਕੁਝ 


2 


ਵਿਅਕਤੀਆਂ ਨੂੰ 'ਜੈਚੰਦਾਂ ਜਾਂ 'ਗ਼ਦਾਰ' ਦੇ ਨਾਂ ਨਾਲ 
ਗਾਲ੍ਹਾਂ ਦੇ ਕੇ ਇਹ ਮਸਲਾ ਹਲ ਨਹੀਂ ਹੋਏਗਾ । ਇਸ 
ਸਿਸਟਮ- ਵਿਚ ਇਹਨਾਂ ਜੈਚੌਦਾਂ ਦਾ ਪੈਢਾ ਰੋਣਾ ਬੜੀ 
ਕੁਦਰਤੀ ਗੱਲ ਹੈ । ਇਸੇ ਤਰ੍ਹਾਂ ਰ੍ਰਸ ਜਾਂ ਪੋਲੈਂਡ ਵਰਗੇ 
ਮੋਸ਼ਲਿਸਟ ਦੇਸ਼ਾਂ ਦਾ ਨਾਂ ਜਾਸੂਸੀ ਕਾਂਡ ਵਿਚ ਆਉਣ 
ਨਾਲ ਕ੍ਰਝ ਦੋਸਤਾਂ ਨੂੰ ਔਖਿਆਈ ਹੋਈ ਹੈ ਅਤੇ ਕੁਝ ਨੂੰ 
ਬਾਹਲੀ ਖੁਸ਼ੀ, ਜਿਸ ਤਰ੍ਹਾਂ ਕਿ ਸੰਸਾਰ ਪੱਧਰ ਤੇ ਚਲ ਰੋਹੀ 
ਸਮਾਜਵਾਦੀ ਸਾਮਰਾਜੀਆਂ ਬਾਰੇ ਬਹਿਸ ਲਈ ਨਿਰਨਾਇਕ 
ਸਿਟੇ ਨਿਕਲ ਆਏ ਹਨ । ਇਹ ਔਖਿਆਈ ਅਤੇ ਖੁਸ਼ੀ 
ਦੋਨੋ ਗ਼ਲਤ ਪ੍ਰਤੀਕਰਮ ਹਨ । ਰ੍ਰਸ, ਪੌਲੈੱ', ਚੈਕੋਸਲੋ- 
ਵਾਕੀਆ ਜਾਂ ਨੇੜ ਭਵਿੱਖ ਵਿਚ ਚੀਨ ਜਾਂ ਕਿਊਬਾ ਨੇ 
ਭਾਰਤ ਨਾਲ ਵਪਾਰ ਕਰਨਾ ਹੈ ਤਾਂ ਉਹਨਾਂ ਲਈ ਵੀ 
ਭਾਰਤੀ ਫਾਈਲਾਂ ਦਾ ਭੇਤ ਜਾਨਣਾ ਏਨਾ ਹੀ ਜ਼ਰੂਰੀ 
ਚੋਵੇਗਾ ਜਿੰਨਾ ਅਮਰੀਕਾ ਫਰਾਂਸ, ਇੰਗਲੰ'ਡ ਜਾਂ ਜਰਮਨੀ 
ਦੀਆਂ ਬਹੁਕੌਮੀ ਕੰਪਨੀਆਂ ਨੂੰ । ਇਹ ਇਸ ਖੋਂਡ ਦਾ 
ਹਿੱਸਾ ਹਨ । ਵੱਡਾ ਦੋਸ਼ੀ ਇਹ ਭ੍ਰਿਸ਼ਟ ਨਿਜ਼ਮ ਹੈ ਕੋਈ 
ਬਾਹਰਲਾ ਨਹੀ” 1 

2. ਫ਼ਾਸ਼ੀਵਾਦ ਵਲ ਵਧਦੇ ਕਦਮ : 

(6) ਸਾਨੂੰ ਆਂਧਰਾ ਤੋ” ਸਾਥੀ ਕੇ. ਵੀ. ਆਰੇ. 
ਵਲੋਂ“ ਇਕ ਰੀਪੋਰਟ ਮਿਲੀ ਹੈ । ਸਾਥੀ ਕੇ. ਵੀ. ਆਰ. 
ਆਂਧਰਾ ਦੇ ਇਕ ਬੜੇ ਹੀ ਸਤਿਕਾਰੇ ਹੋਏ ਇਨਕਲਾਬੀ 
ਲੇਖਕ ਹਨ ਅਤੇ ਆਲ ਇੰਡੀਆ ਲੀਗ ਫਾਰ ਜ਼ੰਵੂਲ੍ਹਸ਼ਨਰੀ 
ਕਲਚਰ &.।.!..੧:ਟ. ਦੇ ਜਨਰਲ ਸਕੱਤਰ ਹਨ । ਇਸ 
ਗੋਪੋਰਟ ਢਾ ਪਹਿਲਾ ਹੀ ਫਿਕਰਾ ਹੈ ਕਿ ਭਾਰਤੀ £ਰਕਾਰ 
ਅਤੇ ਉਹਦੇ ਜਾਬਰ ਅੰਜ਼ ਜਿਸਨੂੰ ਭਾਰਤੀ ਪ੍ਲਸ ਨਾਲ 
ਜਾਣਿਆ ਜਾਂਦਾ ਹੈ, ਉਸ ਨੇ ਇਨਕਲਾਬੀਆਂ ਨੂੰ ਖਤਮ 
ਕਰਨ 'ਲਈ ਹੁਣ ਪੁਲਸ ਸੁਕਾਬਲੇ (£੦੦੦01%੬7 
06005) ਦੀ ਥਾਂ ਇਕ ਨਵਾਂ ਤਰੀਕ? ਏਜਾਦੂ. ਕੀਤਾ 
ਕੀਤਾ ਹੈ ਜਿਸਨੂੰ ਹਿਰਾਸਤ ਵਿਚ ਲੌ ਕੇ ਖਤਮ ਕਰਨ 
ਦਾ ਤਰੀਕਾ (0੦੦੬੫ 08810) ਕਿਹਾ ਜਾ ਸਕਦਾ 
ਹੈ । ਇਸ ਏਜਾਦ ਦਾ ਸਿਹਰਾ ਭਾਰਤ ਦੇ ਇਕ ਵਡੇ 
ਵਜ਼ੀਰ ਜੋ ਕਿਸੇ ਵੇਲੋਂ ਆਂਧਰਾ ਪ੍ਰਦੋਸ਼ ਦੇ ਮੁੱਖ ਮੰਤਰੀ ਵੀ 
ਰਹੇ ਹਨ,ਉਨ੍ਹਾਂ ਦੇ ਗਲ ਪਾਇਆ ਜਾ ਸਕਦਾ ਹੈ / ਨੋਟ- 
(ਸਾਨੂੰ ਭਲਣਾ ਨਹੀ" ਚਾਹੀਦਾ ਕਿ ਪਰਨੇ ਖੁਲਸ ਮੁਕਾਬਲੇ 
ਦਾ' ਸਿਹਰਾ ਸਾਡੇ ਪੰਜਾਬਾਂ ਦੇ ਸੱਬਕਾ ਆਈ.ਜੀ.ਅਸ਼ਵਨੀ 
ਕੁਮਾਰ ਨੂੰ ਜਾਂਦਾ ਹੈ) ਇਹ ਤਰੀਕਾ ਧਿਛਲੋਂ ਦੋ ਸਾਲਾਂ ਤੋ” 
ਆਂਧਰਾ ਵਿਚ ਲਾਗੂ ਹੋਇਆ ਹੈ ਅਤੇ ਹੁਣ ਤਕ 60 
ਇਨਕਲਾਬੀਆਂ ਨਾਲ ਇਹੋ ਜਿਹਾ ਸਲੂਕ ਕੀਤਾ ਗਿਆ 
ਹੈ। ਇਕ ਇਹੋਂ ਜਿਹਾ ਹਾਦਸ, 18 ਦਸੰਬਰ 1984 ਨੂੰ 
ਹੋਇਆ ਹੈ ਜਦੋ ਕਿ ਇਕ ਨੌਜਵਾਨ ` ਕੋ. ਸ੍ਰਦਰਸਨ ਨੂੰ 
ਕਾਜ਼ੀਪੇਪ ਪੁਲਸ ਥਾਣੇ ਵਿਚ ਮੁਕਾ ਦਿੱਤਾ ਗਿਆ ਅਤੇ 
ਕਿਹਾ ਗਿਆ ਕਿ ਉਹਦੀ ਕੁਦਰਤੀ “ਮੌਤ ਹੋ ਗਈ ਹੈ। 


(ਪੰਜਾਬ ਵਿਚ ਵੀ ਕਰਝ ਕਥਿਤ ਅਤਿਵਾਦੀਆਂ ਦੀ ਮੌਤ 
ਬਾਰੇ ਇਹੋਂ ਜਿਹੇ ਸਲ੍ਹਕ ਦਾ ਸ਼ੱਕ ਕਰਨਾ ਜਾਇਜ਼ ਹੈ ।) 
ਇਹ ਹਾਦਸ' ਸ਼ਾਇਦ ਲੌਕਾਂ ਦੇ ਧਿਆਨ ਵਿਚ ਨਾ. ਆਂਦਾ 
ਜੋਕਰ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਸੈਸਥਾ 
ਆਂਧਰਾ ਪ੍ਰਦੇਸ਼ ਦੀ ਸਿਵਲ ਲਿਬਟਰੀਜ਼ ਯੂਨੀਅਨ ਇਸ 
ਕੇਸ ਨੂੰ ਨਾਂ ਚੁੱਕਦੀ । ਇਸ ਸੇਸਥਾ ਵਲੋ” ਸਾਰੇ ਵਾਰੰਗਲ 
ਜ਼ਿਲੇ ਵਿਚ ਹੜਤਾਲ ਦਾ ਸੱਦਾ ਦਿੱਤਾ ਗਿਆ ਜੋ ਪੂਰੀ 
ਤਰ੍ਹਾਂ ਸਫ਼ਲ ਹੋਈ । ਆਂਧਰਾ ਪ੍ਰਦੇਸ਼ ਦੇ ਪੁਲਸੀ ਹਲਕਿਆਂ 
ਵਿਚ ਇਸ ਸਫਲ ਬੰਦ ਦੀ ਇੰਨੀ ਝੁੰਜਲਾਹਟ ਹੋਈ ਕਿ 
ਉਸਨੇ ਬਦਲਾ ਲਊ ਕਾਰਵਾਈ ਵਿਚ ਸਿਵਲ ਲਿਬਰਟੀਜ਼ 
ਦੇ ਭਾਰਤ ਭਰ ਵਿਚ ਪ੍ਰਸਿਧਤਾ ਰਖਣ ਵਾਲੇਂ ਡਾਕਟਰ 
ਕੇ. ਬਾਲਾ ਗ੍ਰਪਾਲ ਉੜੇ ਵੀ ਇਕ ਝ੍ਰਠਾ ਮੁਕੱਦਮਾ ਪਾਂ 
ਦਿੱਤਾ ਹੈ ਅਤੇ ਡਾਕਟਰ ਪੀ. ਵਾਰਾਵਾਰਾ ਰਾਓ ਜਿਹੜੇ 
ਕਿ ਇਨਕਲਾਬੀ ਲੌਖਕਾਂ ਦੇ ਸੰਘ ਦੇ ਪ੍ਰਧਾਨ ਹਨ ਅਤੇ 
ਕਾਲਜ ਵਿਚ ਪ੍ਰੋਫ਼ੈਸਰ ਹਨ, ਉਹਨਾਂ ਨੂੰ ਹਿਰਾਸਤ ਵਿਚ 
-ਲੰ ਕੇ ਜ਼ਲੀਲ ਕਰਨ ਦਾ ਯਤਨ ਕੀਤਾ । ਇਲਜ਼ਾਮ ਇਹ 
ਲਾਇਆ ਕਿ ਉਹਨਾਂ ਨੇ ਬੈਦ ਤ` ਪਹਿਲੇ ਦਿਨ ਨੌਜਵਾਨਾਂ 
ਨੂੰ ਇਕੱਠੇ ਕਰਕੇ ਉਹਨਾਂ ਵਿਚ ਤੇਜ਼ਾਬੀ ਬੈਬ ਵੇਡੋ ਹਨ 1 
ਹਾਲਾਂ ਸਚਾਈ ਇਹ ਹੈ ਕਿ ਉਹ ਉਸ ਦਿਲ 'ਵਾਰੈਗਲ 
ਵਿਚ ਨਹੀ' ਸਨ ਤੇ ਹੈਦਰਾਬਾਦ ਇਕ ਕਾਨਫਰੈਂਸ ਤੇ ਗਏ 
ਸਨ । ਇਹ ਦੋਵੇ` ਸ਼ਖਸੀਅਤਾਂ ਪੁਲਸ ਜਾਂ ਹਕ੍ਹਮਤ ਦੇ 
ਰੌਹ ਦਾ ਕਿਉ” ਸ਼ਿਕਾਰ ਬਣੀਆਂ । ਕਿਉ'ਕਿ ਇਹ 
ਬੋਖੋਫ਼ ਹੋਂ ਕੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ 
ਸਨ । ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਦੀ ਹਕ੍ਹਮਤ 
ਨਹੀ”। ਟੀ. ਰਾਮਾ ਰਾਓ ਦੀ ਹੈ, ਜਿਹੜਾ ਹੁਣ ਤੋਲਗੂ 
ਦੇਸਮ ਤੋ ਭਾਰਤੀ ਦੇਸਮ ਪਾਰਟੀ ਬਨਾਉਣ ਜਾ ਰਿਹਾ 
ਹੈ। ਪਰ ਜਿਥੋ“ ਤਕ ਲੋਕਾਂ ਉਤੇ ਜਥਰ ਦਾ ਸਵਾਲ ਹੈ, 
ਇਹ ਕਾਂਗਰਸੀ ਹਾਕਮਾਂ ਵਾਕ੍ਨ ਹੀ ਬੇਜ਼ਮੀਰਾ ਹੈ । ਜਦ" 
ਟੀ. ਰਾਮਾ ਰਾਓ ਨੂੰ ਗੱਦੀਉ” ਲਾਹਿਆ ਗਿਆ ਸੀ ਤਾਂ 
ਸਾਰੇਂ ਹਿੰਦੋਸਤਾਨ ਵਿਚ ਇਹ ਵਵਵੇਲਾ ਸੀ ਕਿ 
ਜਮਹੂਰੀਅਤ ਦਾ ਕਤਲ ਕੀਤਾ ਗਿਆ ਹੈ । ਉਹਨਾਂ ਦਿਨਾਂ 
ਵਿਚ ਹੀ ਮੈਨੂੰ ਦਿਲੀ ਇਕ ਕਾਨਫਰੌਸ ਵਿਚ ਜਾਣ ਦਾ 
ਸੌਕਾ ਮਿਲਿਆ ਸੀ ਤਾਂ ਆਂਧਰਾ ਦੇ ਇਕ ਸਾਬੀ ਨੇ ਕਿਹਾ 
ਸੀ ਕਿ ਟੀ. ਰਾਮਾ ਰਾਓ ਬਾਹਰ ਆ ਕੇ ਜਮਹੂਰੀਅਤ 
ਦਾ ਵਾਸਤਾ ਪਾ ਜਿਹਾ ਹੈ ਪਰ ਆਂਧਰਾ ਵਿਚ ਅਤੇ ਖ਼ਾਸ 
ਕਰਕੇ ਤਿਲੰਗਾਨਾ ਦੇ ਇਲਾਕੇ ਵਿਚ ਜਿਥੇ ਆਦੀਵਾਸੀ 
ਲੌਕ ਅਪਣੇ ਹੱਕਾਂ ਵਾਸਤੇ ਲੜ ਰਹੇ ,ਹਨ, ਉਥੇ ਟੀ. 
ਰਾਮਾ ਰਾਓ ਦੀ ਹਦੌਤਾਂ ਨਾਲ ਪੁਲਸ ਜੋ ਜਬਰ ਕਰ ਰਹੀ 
ਹੈ, ਉਹਦੇ ਅੱਗੋ ਵੱਡੇ ਵੱਡੇ ਜਾਬਰ ਫਾਸ਼ੀ ਰਾਜ ਵੀ 
ਮਾਤ ਹੋ ਜਾਂਦੇ. ਹਨ। ਅੱਜ. ਆਂਧਰਾ ਦੇ ਜਮਹੂਰੀਅਤ 
ਪਸੈਦ ਲੋਕ ਜਦੋ" ਜਬਰ ਵਿਗ੍ਰਧ ਜ਼ਿੰਦਗੀਂ ਮੋਤ _ਦ। 


ਲੜਾਈ ਲੜ ਰਹੋਂ ਹਨ, ਅਸੀ' ਆਪਣੇ ਆਪ ਨੂੰ ਉਹਨਾਂ 
ਵਿਚ ਸ਼ਾਮਿਲ ਸਮਝਦੇ ਹਾਂ । 

(ਅ) ਫਾਸ਼ੀ ਰਾਜ ਦਾ ਇਕ ਹੋਰ ਖਾਸਾਂ ਹੁੰਦਾ ਹੈ 
ਕਿ ਉਹ ਹਰ ਕਿਸਮ ਦੀ ਪ੍ਰੈਸ ਆਜ਼ਾਦੀ ਦਾ ਗਲਾ: ਘੁਟਕੇ 
ਲੌਕਾਂ ਦੇ ਸਾਹਮਣੇ ਉਸ ਸੱਚ ਨੂੰ ਆਉਣ ਤੇ ਰੁਕਾਵਟ 
ਪਾਉ'ਦਾ ਹੈ, ਜੋ ਇਸ ਰਾਜ ਦੀਆਂ ਵਧੀਕੀਆਂ ਨੂੰ ਨੰਗਿਆਂ 
ਕਰਦੀ ਹੈ। ਦਿਲੀ ਵਿਚ ਕਾਂਗਰਸ ਦੇ ਵਡੇ ਆਗ੍ਹਆਂ 
ਦੀ ਸ਼ਹਿ ਤੇ ਜੋ ਕਾਂਗਰਸੀ ਗੁੰੜਿਆ ਨੈ ਕਤਲੇਆਮ ਕੀਤਾ 
ਉਹਦੀ ਪੂਰੀ ਜਾਂਚ ਰਿਪੋਰਟ 'ਪੀ. ਯ੍ਰ. ਸੀ. ਐਲ. ਅਤੇ ਪੀ. 
ਯੂ.ਡੀ.ਆਰ ਵਲੋਂ” ਛਾਪੀ ਗਈ । (੪੪੧੭ 819 901੧) 
ਇਸ ਨੂੰ 'ਦੋਸ਼ੀ ਕੋਣ” ਦੇ ਨਾਂ ਥੱਲੋਂ ਪੰਜਾਬ ਦੀ ਜਮਰਹ੍ਹਰੀ 
ਅਧਿਕਾਫ ਸਭਾ ਨੇ ਆਪਣੀ ਭ੍ਰਮਿਕਾ ਦੇ ਨਾਲ ਪੰਜਾਬੀ 
ਵਿਚ ਛਾਪੀ । -ਮੰਤਵ ਇਹੀ ਸੀ ਕਿ ਪੰਜਾਬ ਦੇ ਲੋਕਾਂ ਨੂੰ 
ਅਸਲੀਅਤ ਦਾ ਪਤ' ਲਗੇ ਤੇ ਉਹ ਅਸਲੀ ਦੋਸ਼ੀਆਂ ਨੂੰ 
ਪਛਾਣਨ ਜੌ ਕਿ ਸਪਜ਼ਟ ਸ਼ਬਦਾਂ ਵਿਚ ਕਾਂਗਰਸੀ ਲੀਡਰ 
ਸਨ । ਇਹ ਦੋਸ਼ੀ ਸਾਰਾ ਹਿੰਦ੍ਰ ਫਿਰਕਾ ਨਹੀ” ਸੀ ਕਿਉ” 
ਕਿ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਦਾ ਵਰਨਣ 
ਹੈ ਜਿਸ ਵਿਚ ਹਿੰਦ੍ਰ ਵੀਰਾਂ ਨੇ ਆਪਣੀਆਂ ਜਾਨਾਂ ਤੇ 
ਖੋਡਕੇ ਆਪਣੇ ਸਿੱਖ ਗਵਾਂਢੀਆਂ ਨੂੰ ਬਚਾਇਆ 1 ਇਹ 
ਸੱਚਾਈ ਕਾਂਰਰਸੀ ਹਾਕਮਾਂ ਲਈ ਕੌੜੀ ਸੀ੍‌ । 'ਦੋਸ਼ੀ ਕੌਣ 
ਮਕਬੂਲੀਅਤ, ਇਸ ਗੱਲ ਨਾਲ ਜ਼ਾਹਿਰ ਹੁੰਦੀ ਹੈ ਕਿ 
ਇਹਦੀ ਪਹਿਲੀ ਐਡੀਸ਼ਨ ਜੋ 10,000 ਛਾਪੀ ਗਈ ਦਿਨਾਂ 
ਵਿਚ ਹੀ ਕੌਕਾਂ ਤੱਕ ਪੁੱਜੰਕੇ ਖਤਮ ਹੋ ਗਈ । `ਦੂਜੀ 
ਐਡੀਸ਼ਨ ਜਦੋਂ' ਪ੍ਰੈਸ ਵਿਚੋਂ ਛਪ ਕੇ. ਜਿਲਦਸਾਜ਼ ਤਕ 
ਪਹੁੰਚੀ ਤਾਂ ਹੁਕਮਰਾਨਾਂ ਨੇ ਆਪਣੀ ਫਾਸ਼ੀ ਸੋਚ ਨੂੰ 
ਨੰਗਿਆਂ ਕਰਦਿਆਂ ਹੋਇਆਂ ਇਸਨੂੰ ਛਾਪਾ ਮਾਰਕੇ ਜ਼ਬਤ 
ਕਰ ਲਿਆ । .ਕੀ ਹਗ੍ਰਮਤ ਦ੍ਹਾਂ ਇਹ ਕਦਮ ਉਸੋ' ਸਚਾਈ 
ਤੇ ਪਰਦਾ ਪਾਂ ਸਕੇਗਾ ਜੋ ਇਹ ਕਿਤਾਬ ਵਿਚ 'ਦਿੱਤੀ ਗਈ 
ਹੈ ? ਇਹਦਾ ਸਪਸ਼ਟ ਜਵਾਬ ਹੈ 'ਨਹੀ”' । ਇਹ ਵੀ ਪਤਾ 
ਲੱਗਾ ਹੈ ਕਿ ਹਕ੍ਹਮਤ ਜ਼ਮਹ੍ਰਰੀ ਅਧਿਕਾਰ ਸਭਾ ਦੇ ਸਕਤ੍ਰ੍‌ 
ਧ੍ਰ. ਜਗਮੋਹਨ ਸਿੰਘ ਉੱਤੇ ਵੀ ਕੋਈ ਮੁਕੱਦਮਾ ਦਾਇਰ 
ਕਰਨਾ ਚਾਹੁੰਦੀ-ਹੈ । ਮੁਕੱਦਮੇ ਦੀ ਬਿਨਾ ਹੇ ਕਿ ਜਗੇਮੋਹਨ 
ਸਿੰਘ ਨੇ ਇਹ ਕਿਤਾਬ ਛਾਪਕੇ ਪੰਜਾਬ ਵਿਚ ਦੋ ਫਿਰੋ- 
ਕਿਆਂ ਦੇ ਦਰਮਿਆਨ ਨਫ਼ਟਤ ਫਝਾਈ ਹੈ । ਜਮਹੂਰੀ 
ਅਧਿਕਾਰ ਸਭਾ ਇਕ ਐਸੀ ਸੋਸਬਾ ਹੈ ਜਿਸ ਨੌਂ ਖਿਛਲੋਂ 
ਸਾਲਾਂ ਵਿਚ ਫਿਤਕਾਪ੍ਰਸਤੀ ਵਿਰ੍ਧ ਇਕ ਸ਼ੰਕਤੀਸ਼ਾਲੀ 
ਲੋਕ ਆਵਾਜ਼ ਲਾਮਬੋਦ ਕੀਤੀ । ਉਸਦੇ ਜਨਰੇਲ ਸੋਕੱਤਰ 
ਉਤੇ, ਜੌ ਲਿਮਾਨਾ ਜਿਹ ਇਹ ਵੀ ਮਾਨ ਕੋਰ ਸਕਦਾ ਹੈ 
ਕਿ ਸ਼ਹੀਦ ਭਗਤ ਸਿੰਘ ਦ ਭ੍ਰਾਣਜਾ ਹੈ, ਇਹੋ ਜਿਹਾ 
ਬੇਤ੍ਕਾ ਇਲਜ਼ਾਮ ਆਪਣੇ ਆਪ ਵਿਚ ਹਕ੍ਰਮਤ ਦੀ ਬੇਤੁਕੀ 
ਨੂੰ ਨੌਗਾ ਕਰਦਾ ਹੈ ੫ 


-'ਐਤਿਵਾਦ ਨਾਲ . ਨਜ਼੍ਰਿਠਨ ਦੇ ਗ਼ਲਤ ਢ਼ੌਗ 
ਹੇਠਾਂ ਅਸੀ” ਇਕ ਗੂਰ੍ਰੀਬ ਬਾਪ ਦੀ ਚਿੰਠੀ.ਦੇ 
ਰੰਹੋ-ਜਾਂ, “ਜਿਸਦੇ ਪੁੱਤਰ ਦਵਿੰਦਰ ਸਿੰਘ ਨੂੰ _ ਅਤਿਵਾਦੀ 
ਕੰਹਿੇ ਇਕ ਝ੍ਰਠੇ ਖ਼ਕੱਦਮ ਦਾ ਮੜਿਆ ਜਾ ਰ੍ਰਿਹਾ ਹੈ। 
ਅਤਿਵਾਦ ਠਾਲ ਨਚ੍੍‌ਨਿਨ ਦੇ ਪਬਹਾਨ੍ਹੋ ਪੰਜ੍ਹਾਬ ਵਿਚ ਇੰਕੂ 
ਦਹਿਸ਼ਤ ਭਰਿਆ -ਰਾਜ ਚਲਾਇਆ ਜਾਂ ਰਿਹਾ ਹੈ । 'ਫ਼ਿਚ - 
ਇਕ ਮੰਨੀ: ਹੋਈ ਸਾਈ. ਹੈ ਕਿ ਕਿਸੇਂ ਵੀ ਰਾਜਸੀ 
ਵਿਚਾਰਧਾਰਾ ਨਾਲ ਜਬੁਰ ਨਹੀ “ਨਜਿਠਿਆ ਜਾ ਸਕਦਾ 
ਹੈ:£ ਬਬਰ ਜਿਨਾਂ, ਹੋਵੇਗ!, ਉਹੋ ਲਹਿਰ ਉਨ੍ਹੀ` ਹੀ 
ਰੋਗ, । ਸੈਜਾਰ.ਭੰਰੇ ਉਰਿ ਰਾਜਸੀ ਲਹਿਰਾਂ ਦਾ 
ਇਤਿਹਾਸ ਇਹਦੀ. ਗਵ'ਹੀ ਹੈ'।' ਪਿਛਲੋਂ' ਕੁਝ ਅਰਸੇ 
ਤੋ ਸਿਖ ਨੌਜਵਾਨਾਂ ਵਿਚਿ' ਰੌਸਗ੍ਰ ਪਗਾਂ ਦਾ ਵੱਡੀਂ ਗਿਣਤੀ 
ਵਿਚ ਬੁੰਨਿਆਂ ਜ੍ਰਾਣਾ ਵੀ .ਇਸੈਂ ਅਮੁਲ ਵਲੋਂ- ਇਕ' ਸੰਕੇਂਤ 
ਹੈ।; , ਅਸੀਂ .ਜੋ ਚਾਹਹੰਦੇ ਹਾੰ ਕਿ' ਪੰਜਾਬ 'ਵਿਚੋ ਇਕ 
ਸੁਖਾਵਾਂ ਵਾਤਾਵਰਨ ਬਣੋ ਅਤੇ ਧਾਰਮਕ ਜਨੂੰਨ ਦੀ ਥਾ” 
ਇਕ ਦੂਜੇ ਨੂੰ ਬਰਦਾਸ਼ਤ ਕਰਨ ਦੀ- 'ਰੁੱਚੀ ਦਾ ਫੈਲਾਅ 
ਹੋਵੇ, ਸਾਨੂੰ, ਅਤਿਵਾਦੈ ਦੋ -ਨੋਲ ਨਜਿਠਨ ਦੇ ਬਹਾਨੇ. 
ਸਾਧਾਰਨ, ਲੋਕਾਂ ਵਿਰ੍ਧ ਹੋਈ ਸਰਕਾਰ ਦੀ ਹਰ ਜੱਬਤ 
ਕਾਰਵਾਦ੍ਹੀ ਦਾ ਨ੍ਰੌਟਿਸ ਲੈਣਾ ,ਚਾਹੀਦਾਂ ਹੋ ਅੰਤੇ ਫਾਸ਼ੀਵਾਦ 
ਵਲ ਵੱਧਦੇ ਸਰਕਾਰ ਦੇ ਕਦਮਾਂ ਨੂੰ “ਠੱਲ ਪਾਉਣ ਲਈ'' 
ਲੋਕ੍ਰਾਇ ਲਾਮ ਬੈਦ'` ਕਰਨੀ” ਚਾਹੀਦੀ ਹੈ । ਲੂ. 
ਚਿੱਠੀ--ਮੋਰਾ ਲੜ੍ਕਾ, ਦੰਵਿੰਦਰ ਸਿੰਘ (ਮਪੁੱਤਰਂ ਸ੍ਰ 
ਮਲਾਗਰ ਸਿੰਘ) ਅਖੰਡ ' ਪਾਣੀ ਸ੍ਰੀ ਦਰਬਾਰ` ਸਾਹਿਬ, 
ਸ੍ਰੀ ਅੰਮ੍ਰਿਤਸਰ. 3 ਜੂਨ 1984 ਨੂੰ ਐਤਵਾਰ ਸ਼ਾਮ ਨੂੰ 
ਘਰੋਂ” 5 ਵਜੇ” ਆਪਣੀ ਡਿਉਟੀ ਕਰਨ ਗਰਦੁਆਂਰਾ ਲਾਚੀ' 
ਬੇਰ'ਸਾਹਿਬ (ਹਰਿਮੰਦਰ ਸਾਹਿਬ) ਵਿਖੇ ਗਿਆਂ । ਪਰ 
ਸੁਰੱਖਿਆ ਫੌਜਾਂ ਦੇ ਸਖ਼ਤ ਘੇਰੇ ਅਤੇ ਕਰਫਿਊ ਕਾਰਨ 
ਡਿਊ੍‌ਟੀ'ਖ਼ਤਮ ਹੋਣ ਤੋ ਬਾਅਦ ਵਾਂਪਿਸ ਘਰ ਨਹੀ''ਆ 
ਸਕਿਆ 1 ਦਵਿੰਦਰ ਸਿੰਘ ਅਤੈ ਉਸ ਦੇ “ ਚਾਰ' 
ਅਖੰਡਪਾਠੀ ਸਾਥੀ ਲਕਦੇ ਛਿਪਦੇ ਆਪਣੀ ਜਾਨ 
ਬਚਾਉ'ਦੇ ਚੌਕ ਬਾਬਾ ਸਾਹਿਬ ਸਥਿਤ` ਸੁੰਦਰ ਸਿੰਘ ' 
ਗੁਰਖਤਿ ਵਿਦਿਆਲੇ ਵਿਚ ਆਂ ਗਏ ਜੋ ਹਰਿਮੰਦਰ 
ਸਾਰਿਬ ਕੈਪੁਲੈਂਕਸ ਤੋਂ 200 ਗਜ਼ ਦੂਰੀ ਤੇ ਹੈ'1` 
5'ਜੂਨ ਸ਼ਾਮ 5-30 ਵਜੋ ਦਵਿੰਦਰ ਸਿੰਘ ਸਮੇਤ 
5 ਅਖੰਡ ਪਾਠੀਆਂ, ਗੁਰਮਤਿ ਵਿਦਿਆਲੇ ਦੇ ਚਾਰ ' 
ਜੇਵਾਦਾਰਾਂ ਅਤੇ ਛੋਟੇ ਛੋਟੇ ਵਿਦਿਆਰਥੀਆਂ ਨੂੰ ਸੁਰ ਖਿਆ 
ਫੌਜਾਂ 'ਨੇ ਗੁਰਮਤਿ- ਵਿਿਆਲੇ, ਵਿਚੋਂ ਬਜ਼ਾਰ ਵਿਚ ਬੁਲ 
ਕੇ ਗ੍ਰਿਫਤਾਰ ਕਰ ਲਿਆਂ. 
ਚੈਂਬ.ਪਰਾਗਦਾਸ ਵਿਚੋਂ ਛੋਟੇ ਬੱਚਿਆਂ ਨੂੰਜੋਕਿ 
ਰੱਦੇ ਸਨ ਵਾਪਸ ਗੁਰਮਤਿ ਵਿਦਿਆਲੋ' ਭੇਜ ਦਿਤਾ 1 
ਬਾਕੀ 9 ਆਦਮੀਆਂ ਨੂੰ ਥਾਨਾਂ 'ਬੀ' " ਡਵੀਜ਼ਨ ਲਿਜਇਆ ' 


6. 


੪ 


ਗਿਆ । ਥਾਣੇ ਵਿਚ 15 ਕੁ ਮਿੰਟ ਬਿਠਾਉਣ ਤੋ” 
ਬਾਅਦ ਇਹਨਾਂ ' 9 ਆਦਮੀਆਂ ਨੂੰ ਸਿਟੀ ਕੋਤਵਾਲੀ 
ਲੰਜਾਇਆ ਗਿਆ ਜਿਥੇ ਦਰਬਾਰ ਸਾਹਿਬ ਕੰਪਲੌਕਸ ਦੈ 
ਬਾਹਰ” ਫੜੇ ਹੋਰ ਫ਼ੀ ਵਿਅਕਤੀ ਲਿਆਂਦੋ ਜਾ ਹੋਂ ਸੰਨ 1 
` ਸਿਟੀ ਕੋਤਵਾਲੀ ਵਿਖੇ` ਲਿਖਤੀ ਕਾਰਵਾਈ ਤੋ” 
ਬਾਅਦ ਤੌਕਰੀਬਨ 130 ਬੈਦਿਆਂ ਨੂੰ ਫੌਜੀ ਛਾਉਣੀ-ਵਿਖੋ 
ਭੇਜ ਦਿਤਾ ਗਿਆਂ / ਮੈ” 6' ਜੂਨ ਨੂੰ ਕਰਫਿਊ: ਵਿਚ 
- ਦਿਤੀ 3 ਘੰਟੇ ਦੀ ਢਿੱਲ 'ਦੌਰਾਨ ਸਿਟੀ ਕੋਤਵਾਲੀ 
ਗਿਆ । ਉਥੇ ਪੁਲਿਸ ਕਰਮਚਾਰੀ' ਵਲੋ“ ਇਕ ਟਾਈਪ 
ਹੋਈ ਲਿਸਟ ਵਿਖਾਈ ਗੱਈ; ਜਿਸ ਵਿਚ ਲੜੀ ਨੰ; 113, 
> ਉਪਰ ਦਵਿੰਦਰ ਸਿੰਘ ਸਪੁੱਤਰ ਮਲ੍ਹਾਗਰ ਸਿੰਘ ਵਾਸੀ 
੭2603/19, ਉਮਰੇ 26'-ਸਾਲ ਥਾਣਾ 'ਬੀ'_ ਡਵੀਜ਼ਨ 
ਟਾਈਪੰ ਹੋਇਆ`ਸੀ । ਹੂ ੍‌ 
3 5`ਜੂਨ 1984 ਤੋ“ 95 ਅਗਸਤ' 1984 ਤੀਕ ਮੇਰੋਂ 
੨ਲੜਕੇ ਨੂੰ- ਫੌਜੀ-ਛਾਂਉਣੀ ਆੰਮਿਤਸਰ ਵਿਖੋ' ਰੱਖਿਅ! 
"ਗਿਆ । ਉਕਤ ਸਮੇ” ਵਿਚ ਦਵਿੰਦਜ ਸਿੰਘ ਦੇ ਨਾਲ 
` ਫੜੇ ਗੰਏਂ ਚਾਰ ਅਖੰਡਪਾਠੀ ਸਾਥੀ ਰਿਹਾ ਹੋ.ਕੇ ਆ ਗਏ- 
(1-ਮੱਖਣ ਸਿੰਘ, 3- ਅਵਤਾਰ ਸਿੰਘ, 3-ਜਲੌਰ ਸਿੰਘ, 
`”4- ਬਚਿੱਤਰ ਸਿੰਘ) 'ਜਿਨ੍ਹਾਂ ਨੇ ਉਪਰੋਕਤ ਸਾਹੀ ਜਾਣਕਾਰ 
₹ਦਿੜੀ 1 
ਮੇਰੇਂ ਲੜਕੇ ਦੇਵਿੰਦਰ` ਸਿੰਘ ਨੂੰ 26 ਅਗਸਤ 
੮ 1984 ਨੂੰ ਨਾਭਾਂ ਜੋਲ੍ਹ' ਵਿਚ ਲਿਆ ਕੇ ਕੇਸ ਨੰ: '196 
ਦ(ਏ. ਐਸ. ਆਰ.) 2 ਐਚ-3-84/1435 ਮਿਤੀ 
29-8-84, ਮੁਤਾਬਕ ਕੌਮੀ ਸੁਰਖਿਆ ਐਕਟ ਅਧੀਨ 
₹ ਨੱਜ਼ਰਬੈਦ ਕਰ ਦਿਤਾ 'ਗਿਆ ਅਤੇ ਇਹ ਦਰਸਾ ਕੇ ਕਿ 
ਦੇਵਿੰਦਰ ਸਿੰਘ 70 .ਜੂਨ ਤੀਕ _ਦੌਰਬਾਰ _ਸਾਹਿਬ 
ਕੰਪਲੋਕਸ ਵਿਚ ਲੜੰਦਾਂ ਰਿਹਾ ਹੈ ਅਤੇ ਇਸ ਨੂੰ ਲੜਦੇ 
ਨੂੰ ਹੀ ਦਰਬਾਰ ਸਾਹਿਬ ਕੰਪਲੈਕਸ ਵਿਚੋ ਫੜਿਆ ਰੈ 
ਇਸ ਉਪਰ ਹੋਰ ਵੀ ਝੂਠੇ ਕੇਸ` ਪਾ ਦਿਤੇ ਗਏ । 
ਮੁਕੱਦਮਾ ਨੰ> 18284 ਐ ਸ 392307/121/ 
` 124133/121/(240/153/1538/333 ਆਈ. ਪੀ. 
ਸੀ. ਥਾਣਾ ਕੋਤਵਾਲੀਂ ਔੰ /ਮ੍ਰਿਤਸਰ ॥ 
ਮੌਰਾ ਲੜਕਾ ਸਕੂਲ ਦੀਆਂ 7 ਜਮਾਤਾਂ ਪੜ੍ਹਿਅ? 
ਹੈ, ਕਾਨੂੰਨ ਦੀ ਪਾਲਨਾ ਕਰਨ ਵਾਲਾ, ਸਾਬਾਰਨ ਸੱਚ੭ 
ਦੇਸ਼ ਭਗਤ, ਸ਼ਹਿਰੀ£ ਹੈ ਅਤੇ ਸ੍ਰੀ ਦਰਬਾਰ ਸਾਹਿਬ 
<-ਕਮੋਟੀ ਆੰਮਿਤਸਰ ਦਾ ਮੁਲਾਜ਼ਮ ਹੈ । (ਸ਼ਰੋਮਣੀ ਗਰ: 
= ਪ੍ਰ: ਕਮੇਟੀ ਦੇ ਔਧਿਕਾਰੀਆਂ ਅਤੇ ਮਹੱਲੋ ਵਾਲਿਆਂ 
ਵਲੋਂ” ਨਾਲ ਸਬੂਤ ਨੱਥੀ ਹਨ) 
ਦਵਿੰਦਰ ਸਿੰਘ ਕਿਸੇ ਵੀ ਗੈਰ ਕਾਨੂੰਨੀ ਜੱਥੇਬੰਦੀਆਂ 
ਜਿਵੇਂ ਆਲ ਇੰਡੀਆ ਸਿੱਖ ਸਟੂਡੈ'ਟਸ ਫੈਡਰੇਂਸ਼ਨ ਜਾਂ 
ਦਲ 'ਖਾਲਸਾ ਦੀ ਮੈਬਰ ਨਹੀ” ਅੰਤੇ ਨਾ ਰੀ ਉਸ “ਦੁ 


ਕਿਸੇ ਕਿਸਮ ਦੀਆਂ ਅੱਤਵਾਦੀ ਕਾਰਵਾਈਆਂ ਨਾਲ 
ਸਬੰਧ ਹੈ 1 ਨ 
ਮੇਰਾ ਲੜਕਾ ਬਿਲਕੁਲ ਨਿਰਦੋਸ਼ ਹੈ । ਮੈਹਰਬਾਨੀ 
ਕਰਕੇ ਇਸਨੂੰ ਰਿਹਾ ਕਰਕੇ ਇਨਸਾਫ ਦਿਤ' ਜਾਵੇ । 
ਦਾਸ, ਮਲਾਗਰ ਸਿੰਘ 


4. ਪਲਸ ਮੰਚ ਦਾ ਸਫਲ ਸੂਬਾਈ ਸਮਾਗਮ 

ਹਰ ਵਾਪਰੀ ਘਟਨਾ ਸਮੋ ਤੇ ਆਪਣੀ ਛਾਪ 
ਰਖਦੀ ਹੈ । ਇਹਦੇ ਵਿਚੋ` ਇਕ ਘਟਨਾ ਪਲਸ ਮੰਚ 
ਦਾ 26 ਜਨਵਰੀ 1985 ਦਾ .ਸਮਾਗਮ ਹੈ, ਜੋ ਢੇਸ਼ ਭਗਤਾਂ 
ਦੇ ਹਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 
ਹੋਇਆ । ਮੈਂ ਇਹਦੇ ਪ੍ਰਬੋਧਕਾਂ ਵਿਚੋ" ਕਿਉਕਿ ਆਪ 
ਇਕ ਹਾਂ ਇਸ ਲਈ ਇਸ ਸਮਾਂਗਮ ਪਿਛੇ ਕੈਮ ਕਰ ਰਹੀ 
ਸੋਚ ਉਤੇ ਜ਼ਰ੍ਹਰ ਚਾਨਣਾ ਪਾਉਣਾ ਚਾਹੁੰਦਾ ਹਾਂ । ਇਸ 
ਸਮਾਗਮ ਦਾ ਫੈਸਲਾ ਅਸੀ' ਪਲਸ ਮੰਚ ਦੇ ਸਾਥੀਆਂ ਨੇ 
9 ਦਸੰਬਰ ਹੁਸ਼ਿਆਰਪੁਰ ਵਿਚ ਲਿਆ ਜਦੋ” ਪਲਸ ਮੰਚ 
ਪ੍ਰਕਾਸ਼ਤ ਮੇਰੀ ਟਾਇਲਰ ਦੀ ਕਿਤਾਬ 'ਭਾਰਤੀ ਜੇਲ੍ਹਾਂ 
ਵਿਚ ਮੇਰੇ ਪੰਜ ਵਰ੍ਹੇ ਰੀਲੀਜ਼ ਕੀਤੀ ਗਈ । ਪੰਜਾਬ 
ਵਿਚ ਜੋ ਪਿਛਲੋਂ ਸਾਲਾਂ ਵਿਚ ਵਾਪਰ ਚੁੱਕਾ ਸੀ, ਇਸਨੇ 
ਇਕ ਮਾਯ੍ਰਸੀ ਦਾ ਵਾਤਾਵਰਨ ਸਾਰੇਂ ਆਲ ਦੁਆਲੋਂ ਉਤੇ 
ਉਜਾਰਿਆਂ ਹੋਇਆ ਸੀ । ਜਾਡੇ ਸਾਥੀਆਂ ਦੇ ਮੰਨਾਂ ਉਤੇ 
ਵੀ ਇਹੀ ਸਵਾਲ ਸੀ ਕਿ ਕੀ ਇਸ ਵਾਤਾਵਰਨ ਵਿਚ 
ਅਸੀ' ਆਪਣੇਂ ਲੌਕਾਂ ਨੂੰ ਕੋਈ ਵੀ ਬਦਲ ਨਹੀ' ਦੇ 
ਸਕਦੇ ? ਕੀ ਉਹ `ਕਾਂਗਰਸੀਆਂ ਦੋਭੀਆਂ ਅਤੇ ਫਿਰਕੂ 
ਮਨੂੰਨੀਆਂ ਦੇ ਗੱਧੀ-ਗੋੜ ਵਿਚ ਪਏ ਰਹਿਣਗੇ ? ਕੀ 
ਅਸੀ” ਕੁਝ ਨਹੀ ਕਰ ਸਕਦੇ ? ਇਹਦਾ ਜਵਾਬ ਸਪੱਸ਼ਟ 
ਸੀ ਕਿ ਅਸੀ ਬਹੁਤ ਕੁਝ ਕਰ ਸਕਦੇ ਹਾਂ । ਅਸੀ ਥੋੜੇ 
ਨਹੀ" ਹਾਂ । ਸਾਨੂੰ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ 
ਹੈ। ਧਾਰਮਕ ਲੋਕਾਂ ਕੋਲ ਧਾਰਮਕ ਅਸਥਾਨ ਹਨ, ਉਥੇ 
ਉਹ ਕਿਸੇ ਨਾ ਕਿਸੇ ਤਿਉਹਾਰ ਜਾਂ ਗੁਰਪੁਰਬ ਦੇ ਪੱਜ 
ਇਕੱਠੋ ਹੋਂ ਜਾਂਦੇ ਹਨ ਤੇ ਆਪਣੇ ਫਿਰਕੂ ਜ਼ਹਿਰ ਨੂੰ 
ਆਸਾਨੀ ਨਾਲ ਲੋਕਾਂ ਡੱਕ ਪੁਚਾ ਦਿੰਦੇ ਹਨ 1 ਇਸੇ 
ਤਰ੍ਹਾਂ ਸਰਕਾਰ ਵਾਲੇ ਆਪਣੇ ਪੈਸੇ ਦੇ ਜ਼ੌਰ ਤੇ ਜਾਂ ਸਰਕਾਰੀ 
ਮਸ਼ੀਨਰੀ ਵਰਤ ਕੇ ਆਪਣੇ , ਵੱਡੇ ਇਕੱਠ ਕਰ `ਲੈ'ਦੇ 
ਹਨ ਅਤੇ ਆਪਣੀ ਬ੍ਰਠ ਦੀ ਸਿਆਸਤ ਸਾਧਾਰਨ ਲੋਕਾਂ 
ਝੱਕ ਲੈ ਜਾਂਦੇ ਹਨ । ਸਾਡੇ ਕੌਲ ਕੀ ਸਾਧਨ ਹੈ ? ਬਹੁਤ 
ਥੋੜੇ ਸਾਧਨ ਹਨ ਪਰ ਸਾਡੇ ਕੋਲ ਅਜ਼ਮ ਹੈ, ਇਰਾਦਾ ਹੈ 
ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਵੀ ਹੁਣ 
ਆਪਣਾ ਇਕ ਅਸਥਾਨ ਹੈ, ਜਿਸਨੂੰ ਸਾਡੇ ਦੇਸ਼ ਭਗਤ 
ਬਾਬਿਆਂ ਨੇ ਉਸਾਰਿਆ ਹੈ 1 ਉਹ ਦੇਸ਼ ਭਗਤ ਬਾਬੇ 
ਜਿਨ੍ਹਾਂ ਨੇ ਸਹੀ ਸ਼ਬਦਾਂ ਵਿਚ ਇਕ ਗ਼ੌਰ.ਫਿਰਕ੍ਰ ਸੋਚ 
ਨਾਲ ਦੋਸ਼ ਨੂੰ ਉਚਿਆਂ ਚੁੱਕਣ ਲਈ ਕੁਰਬਾਨੀਆਂ 


ਕੀਤੀਆਂ ਅਤੇ ਸਮਾਜਕ ਨਿਆਂ ਵਾਲਾ ਸਮਾਜ ਉਸਾਰਨ 
ਵਿਚ ਆਪਣੀ ਵਚਣਬੱਧੀ ਨੂੰ ਨਿਭਾਇਆ । ਸੋ ਅਸੀ” 
ਸਾਬੀਆਂ ਨੇ ਇਹ ਫੋਸਲਾ ਲਿਆ ਕਿ ਅਸੀ ਦੇਸ਼ ਭਗਤ 
ਹਾਲ _ਜਲੰਧਰ ਵਿਚ ਆਪਣਾ ਇਕ ਸ਼੍ਰਬਾਈ ਸਮਾਗਮ 
ਕਰੀਏ ਤੇ ਫਿਰਕ੍ਹ ਅਤੇ ਭ੍ਰਿਸ਼ਟ ਸਭਿਆਚਾਰ ਦਾ ਬਦਲ 
ਆਪਣੇ ਲੋਕਾਂ ਅੱਗੇ ਲਿਆਈਏ ਜੌ ਇਕ ਵਿਨਕਲਾਬੀ 
ਸਭਿਆਚਾਰ ਤੋਂ” ਬਿਨਾਂ ਹੋਰ ਕੋਈ ਨਹੀ' ਹੋ ਸਕਦਾ 1 
ਸਮਾਗਮ ਲਈ ਫੰਡਾਂ ਬਾਰੇ ਜ਼ਰੂਰ ਚਿੰਤਾ ਸੀ, ਪਰ ਮੈ” 
ਸਾਥੀਆਂ ਨੂੰ ਯਕੀਨ ਦਿਵਾਇਆ ਕਿ ਪਿਛਲੋ ਸਾਲ 
ਕੈਨੇਡ ਅਤੇ ਇੰਗਲੈਂਡ ਦੇ ਦੋਰੇਂ ਦੇ ਦਰਮਿਆਨ ਇਪਾਨਾ 
ਵਲੋ” ਤੇ ਭ'ਰਤੀ ਮਜ਼ਦ੍ਰਰ ਸਭਾ, ਗਰੋਟ ਬ੍ਰੀਟੇਨ ਵਲੋ” 
ਜੋ ਰਕਮ ਮੈਨੂੰ ਦਿਤੀ ਗਈ ਸੀ ਤੇ ਜਿਸਨੂੰ ਮੈ ਇਹਨਾਂ 
ਕੌਮਾਂ ਲਈ ਹੀ ਵਰਤਨ ਹੈ, ਉਹ ਸਾਡੀ ਇਸ ਚਿੰਤਾ 
ਨੂੰ ਦੂਰ ਕਰ ਦੇਏਗੀ । (ਦਰ ਬੈਠੇ ਸਾਥੀਆਂ ਦਾ ਮੈ" 
ਇਹਦੇ ਲਈ ਰਿਣੀ ਹਾਂ) ਸੋ ਅਸੀ ਸਾਰੇ ਇਸ ਸਮਾਗਮ 
ਲਈ ਜੁੱਟ ਗਏ । ਇਸ ਸਮਾਗਮ ਦੀ ਵੱਡੀ ਸਫਲਤਾ 
(ਗੁਰਬਖਸ਼ ਜੱਸ ਵਲੋਂ ਵਿਸਥਾਰ ਨਾਲ ਰੀਪੋਰਟ ਅਗਲੋਂ 
ਸਫਿਆੰ ਤੇ ਦਿਤੀ ਗਈ ਹੈ) ਨੇ ਸਾਨੂੰ ਇਕ ਨਵਾਂ 
ਵਿਸ਼ਵਾਸ ਦਿਤਾ ਹੈ ਕਿ ਅਸੀ“ ਖੱਬੀ ਧਿਰ ਵਾਲੇ ਸ਼ਕਤੀ- 
ਸ਼ਾਲੀ ਫਲਸਫੇ ਦੋ ਮਾਲਕ-ਹਾਂ । ਸਾਡੀਆਂ ਆਪਣੀਆਂ 
ਲੌਕ ਪੱਖੀ ਸਭਿਆਚਾਰਕ ਕਦਰਾਂ ਕੀਮਤਾਂ ਹਨ । ਸਾਨੂੰ 
ਰ੍ਰੜੀਵਾਦੀ ਭਦਰਾਂ ਕੀਮਤਾਂ ਨਾਲ ਕੋਈ ਸਮਝ੍ਰੋਤਾ ਨਹੀ" 
ਕਰਨਾ ਚਾਹੀਦਾ । ਲੋਕ ਦੋਖੀ ਸਭਿਆਚਾਰ ਦੇ ਚੈਂਲਿੰਜ 
ਨੂੰ ਅਸੀ ਕਬ੍ਹਲਨਾ ਹੈ ਅਤੇ ਉਚੀ ਸੁੱਚੀ ਕਲਾ ਨਾਲ 
ਇਹਦਾ ਮੁਕਾਬਲਾ ਕਰਨਾ ਹੈ । 


ਅੱਗੇ ਲਈ ਪਲਸ ਮੰਚ ਦਾ ਸਾਲਾਨਾ ਸਮਾਰਾਂਮ 
ਹੁਣ 16 ਮਾਰਚ ਛੋਦੜਾ ਹੋਣ ਜਾ ਰਿਹਾ ਹੈ । ਉਹਦੇ 
ਵਿਚ ਅਸੀ' ਸਾਲ ਭਰ ਦੇ ਕੈਮ ਉਲੀਕਣੇ ਹਨ । ਸੈ 
ਚਾਹੁੰਦਾ ਹਾਂ ਕਿ ਸਾਰੇ ਉਹ ਲੌਕ ਜੋ ਇਸ ਲੋਕ ਧੱਖੀ 
ਸਭਿਆਚਾਰ ਦੇ ਵਾਧੇ ਲਈ ਜ਼ਿੰਮੇਵਾਰੀ ਨਿਭਾਉਣਾ 
ਚਾਹੁੰਦੇ ਹਨ,_ ਉਹ ਪਲਸ ਮੰਚ ਦੇ ਮੈਬਰ ਬਣਨ 1 
ਸਿਆਸਤ ਦੀ ਭ੍ਰਮਿਕਾ ਨੂੰ ਨਾ ਛੁਟਿਆਂਵੇ ਹੋਏ ਮੇਰੀ 
ਇਹ ਵੀ ਚਾਹ ਹੈ ਕਿ ਜਿੱਥੇ ਵੀ ਸਾਡੀਆਂ ਅਵਾਮੀ 
ਜਥੇਬੰਦੀਆਂ ਦੀਆਂ ਕਾਨਫਰੰਸਾਂ ਹੋਣ ਉਥੇ ਸਾਧਾਰਨ 
ਲੱਕਾਂ ਲਈ ਵਧੀਆ ਤੋ ਵਧੀਆਂ ਸਭਿਆਚਾਰਕ ਪ੍ਰੋਗਰਾਮ 
ਦਿਤੇ ਜਾਣ । ਪਲਸ ਮੰਚ ਸਬੋਧਤ ਟੀਮਾਂ ਦਾ ਫਰਜ਼ 
'ਬਣਦਾ ਹੈ ਕਿ ਹਰ ਐਸੇ ਮੌਕੇ ਉਤੇ ਵਧੀਆ ਇਨਕਲਾਬੀ 
ਪੇਸ਼ਕਾਰੀਆਂ ਰਾਹੀ ਇਕ ਸਭਿਆਚਾਰਕ ਬਦਲ ਲੋਕਾਂ 
ਅੱਗੇ ਲਿਆਉਣ । ਇਹੀ ਕੁਝ ਵਿਚਾਰ ਹਨ ਜੋ ਆਪਣੇ 
ਸਾਰੇ ਸਾਥੀਆਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ । 
--ਗੁਰਸ਼ਰਨ ਸਿੰਘ 
2 


੧॥ 
67 
ਹੋਮ 
3 
ਤੇ 
ਰੋ 
੪੦: 


ਚੁਨੌਤ੍ਰੀ ਤੇ ਪੁਨਰ ਜਨਮ 8 
ਮੇਘ ਰਾਜ ਮਿੱਤਰ 


ਗਰੀਬ ਦੇ ਲਿਤਾੜੇ ਹੋਏ ਲੌਕਾਂ ਦੇ ਆਪਣੀ ਤਕਦੀਰ ਬਦਲਣ ਦੇ ਸੈਘਰਸ਼ ਵਿਚ ਸਾਰਿਆਂ ਨਾਲੋ” ਵਡਾ. ਰੌੜਾ 
'ਕਰਮਾਂ ਦਾ ਫਲ' ਵਾਲਾ ਫਲਸਫਾ ਹੈ । ਇੰਸੇ ਫਲੱਸਫੇ=ਦੀ ਬੁਨਿਆਦ ਇਹ ਹੈ ਕਿ ਜੀਵ ਜੋ ਵੀ ਜ਼ਿੰਦਗੀ ਕੱਟ ਰਿਹਾ 
ਹੈ, ਇਹ ਉਸਦੀ ਧੁਰ ਤੋਂ ਲਿਖੀ ਤਬਦੀਰ ਹੈ ਜਾਂ ਉਹਦੇ ਪਿੱਛਲੇ ਜਨਮਾਂ ਦੇ ਕਰਮਾਂ ਦਾ ਫੱਲ ਹੈ । ਇਸ ਲਈ 'ਹੇ 
ਜੀਵ ਤੂੰ ਭਾਣਾ ਮੰਨ ਅਤੇ ਉਪਰ ਵਾਲੇ ਦਾ ਸ਼ੁੰਕੰਰ ਕਰਦਾ ਹੋਇਆ ਆਪਣਾ ਅੱਗਾ ਸੁਆਰਨ ਦਾ ਯਤਨ ਕਰ ।"ਹੋਰ 
ਕਿਸੇ ਸੇਘਰਸ਼ੇ ਦੀ ਲੋੜ ਨਹੀ” । ਅਸੀਂ” ਜੋ` ਕ੍ਰਿਸ ਮਮਾਜ ਵਿਚ ਸਮਾਜਕ ਨਿਆਂ ਲਿਆਉਣ ਲਈ ਸੈਘਰਸ਼ਾਂ ਦੇ 
ਵਚਨ ਬੱਧ ਹਾਂ, ਸਾਨੂੰ ਇਸ ਫਲਸਫੇ ਨਾਲ ਵੱਡੀ ਟੱਕਰ ਲੈਣੀ ਪੈਦੀ ਹੈ । ਸ਼ਹੀਦ ਭਗਤ ਸਿੰਘ ਦੀ ਲਿਖਤ 'ਮੈੱ 
ਨਾਸੰਤਕ ਕਿਉ” ਹਾਂ' ਇਸੇ ਟੱਕਰ ਦੀ ਦੇਣ ਹੈ । ਅਜੋਕੇ ਯੁੱਗ ਵਿਚ` ਸੈਸਾਰ ਭਰ' ਵਿਚ ਇਸ ਟੱਕਰ' ਨੂੰ ਤੱਰਕ ਦੇ ਪੱਧਰ 
ਤੇ` ਡਾਕਟਰ ਕਾਂਫੂਰ ਨੇ ਪਹਿਲ ਕੱਦਮੀ ਕਰੇਕੇ ਸ਼ੁਰੂ ਜੀਤਾ ਹੈ । ਉਹਦੀ ਤਰਕਵਾਦੀ ਲਹਿੱਰ ਹਣੈ ਸਾਰੇ ਸਸਾਰ ਵਿਚ 
ਅਤੇ ਖਾਸ'ਕਰਕੇਂ ਹਿੰਝੌਸੰਤਾਨ ਵਿਚ ਵੱਡੀ ਪੱਧਰ ਤੇ ਜ੍ਰੜਾਂ ਪਕੜ' ਰਹੀ 'ਹੈ । ਪੰਜਾਬ ਵਿਚ ਇਸ ਲਹਿਰ ਦਾ ਸ਼ੁਰ੍ਹਆਤੇ 
ਬਰੈਨਾਲਾ ਵਿਖੋ ਮਾਸਟਰ ਮੇਘ ਰਾਜ ਮਿੱਤਰ ਅਤੇ ਸਾਥੀਆਂ ਦੇ ਉੱਦਮ ਨਾਲਾ ਹੋਇੰਆੰ ਤੇ' ਉਹਨਾਂ ਨੇ ਰੈਸ਼ੋਨਲਿਸਟ 
ਸੋਸਾਇਟੀ ਪੰਜਾਬ ਦੀ ਬੁਨਿਆਦ ਰਖੀ । ਉਹਨਾਂ ਨੇੰ ਫ਼ਾਕਟਰ ਕਾਂਵ੍ਰੇਰੈ ਦੀ ਪ੍ਰਸਿਧ ਕਿੰਤਾਂਬ "ਦੇਵ ਪੁਰਸ਼ ਹਾਰ ਗਏ' 
ਪੰਜਾਬੀ-ਪਾਠਕਾਂ ਨੂੰ ਦਿਤੀ । ਇਸ ਕਿਤਾਬ ਦਾ ਜਿਸ ਤਰ੍ਹਾਂ ਸਵਾਗਤ ਹੋਇਆ ਅਤੇ ਥੋੜੇ ਅਰਸੇ ਵਿਚ ਇਹਦੀਆਂ ਦੋ 
ਐਡੀਸ਼ਨਾਂ ਵਿਚ ਵਿੱਕ ਜਾਣਾ ਇਹ.ਸਥਤ` ਕਰਦਾ ਹੈ ਕਿ ਇਸ ਲਹਿਰ ਨੇ ਲੌਕਾਂ ਦਾ ਧਿਆਨ ਖਿਚਿਆ ਹੈ । 
ਰੌਸ਼ਨਲਿਸਟ ਸੋਸਾਇਟੀਆਂ ਥਾਂ ਥਾਂ ਤੇ ਬਣ .ਰਹੀਆਂ ਹਨ । ਪਿਛੇ ਜੰਹੇ ਰੈਸ਼ਨਲਿਸਟ ਸੋਸਾਇਟੀ ਮਾਛੀਵਾੜਾ,ਨੇ ਵਡੀ 
ਗਿਣਤੀ ਵਿਚ ਇਕ ਲੀਫਲੈਟ ਲੋਕ ਵਿਚ ਵੰਡਿਆ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਣ ਲਈ ਅਤੇ ਜ਼ਿੰਦਗੀ 
ਵਲ ਇਕ ਤਰੋਕਸੀਲ ਪਹਚ ਅਪਨਾਉਣ 'ਦੀ ਪ੍ਰੇਰਨਾ ਦਿਤੀ । ਪਲਸ ਮੰਚੁ ਵਲੋ” ਛੋਦੜਾ ਵਿਖੋ ਸਾਰੀ ਰਾਤ ਦੇ ਸਾਲਾਨਾ 
ਸਮਾਗਮ ਵਿਚ ਜੋ' 16-3“ ਮਾਰਚ ਦੀ ਦੰਰੰਮਿਆਨੀ'ਰਾਡ ਨੂੰ ਹੋ ਰਿਹਾ ਹੈ ਇਕ ਵਿਸ਼ੇਸ਼ ਨਾਟਕ 'ਦੇਸ਼ ਪੁਰਸ਼ ਹਾਰ ਗਏ' 
'ਇਸ ਨਾਂ ਦੀ ਕਿਤਾਬ ਤੇ ਹੋ ਰਿੰਹਾ ਹੈ ਜੋ ਰੈਂਸ਼ਨਲਿਸਟੁ ਲਹਿਰ ਨੂੰ ਸਮਰਪਣ ਹੋਵੇਗਾ । ਇਹ ਖ੍ਰਸ਼ੀਂ ਦੀ ਗਲ ਹੈ ਕਿ 
ਫੌਸ਼ਨਲਿਸੰਟ ਸੋਸਾਇਣੀ ਪੰਸ਼ਾਬ ਡਾਕਟੌਰ ਕਾਵੂਰ`ਦੀ ਅਗਲੀ ਕਿੰਤਾਬ' 9095, 287165 ੩੪੪ 570185 ਵੀ ਪੰਜਾਂਬੀ 
ਪਾਠਕਾਂ ਨੂੰ ਦੇ ਰਹੇ ਹਨ । ਇਹ ਹੱਥੱਲੇ ਲੇਖ' ਅਤੇ ਚਨੋਤੀ ਇਸੇ ਲੰਹਿੰਰ ਦੇ ਪ੍ਰਸੰਗ ਵਿਚ 'ਇੰਕ ਹੋਰ ਉਪਰਾਲਾ ਹੈ । 
--ਸੰਪਾਂਦੇਕ 


ਜਿਥੇ ਸਾਡੇ ਮਿਹਨਤੀ ,ਲੋਕਾਂ ਨੂੰ ਭ੍ਰਿਸ਼ਟਾਚਾਰ, ਕਿਸਮਤ ਬਾਰੇ ਕੁਝ' ਨਹੀ” ਦੱਸ ਸਕਦੀਆਂ । ਜੇ ਇੰਨਾਂ 
ਫਿਰਕਾਪ੍ਰਸਤੀ ਅਤੇ ਦਹੇਜ ਵਰਗੀਆਂ ਲਾਹਨਤਾਂ ਦਿਨੋਂ ਲਕੀਰਾਂ ਦਾ ਸਾਡੀ ਕਿਸਮਤ ਨਾਲ ਕੋਈ ਸਬੋਧ ਹੁੰਦਾ ਤਾਂ 
ਦਿਨ ਕੈਗਾਲ ਕਰ ਰਹੀਆਂ ਹਨ ਉਥੇ ਫਜੂਲ ਭਰਮ, __ ਜ਼ਰੂਰ ਹੀ ਜਾਪ੍‌ਨ ਦੇ ਐਟੇਮੀ ਤਬਾਂਹੀ ਵਾਲ਼ ਦੋ ਸ਼ਹਿਰਾਂ 
ਵਹਿਮ, ਪਾਖੰਡੂ ਅਤੇ ਫਜ਼ੂਲ ਰਸਮ ਰਿਵ/ਜ ਭੀ ਚੂੰਡ ਹੀਰੋਂੀਮਾ ਅਤੇ ਨਾਗੇਸਾਕੀ ਦੋ ਲੱਖ ਲੌਕਾਂ (ਸਮੇਂਤ 
ਚ੍ਹੇਡ ਕੇ ਖਾਈ ਜਾ ਰਹੇ ਹਨ । ਇਹਨਾਂ ਹੀ ਲਾਹਨਤਾਂ ਜੋਤੌਸ਼ੀਆਂ) ਦੇ ਹੱਥਾਂ ਤੇ ਮੌਤ' ਦੀ ਲਕੀਰੰ' ਇਕੋ ਜਿਹ! 
ਵਿਚੋਂ ਇੱਕ ਲਾਹਨਤ ਹੈ ਜੋ੍‌ਤਸ਼ 1 ਸਾਡੇ ਹਰ ਪਿੰਡ ਜਾਂ _ । ਹੀ ਹੋਣੀ ਸੀ । ਅਤੇ`ਕਿਸੇੰ ਨਾ ਕਿਸੈ ਜੋਤਸ਼ੀ ਨੇੰ ਉਨਾਂ ਦੋਂ 
ਸ਼ਹਿਰ ਵਿਚ ਡਾਕਟਰ ਹੋਵੇ ਜਾਂ ਨਾ ਹੋਵੇ ਪਰ ਜੋਭੋਸ਼ੀ ਹੱਥਾਂ ਨੂੰ ਵੇਖਦੇ ਹੋਏ ਉਹੰਨਾਂ ਨੂੰ ਜ਼ਰੂਰ ਹੀਂ ਉਰ ਸ਼ਹਿਰ 
ਜ਼ਗੂਰ ਹੋਵੇਗਾ । ਆਓ ਅਸੀ ਮਿਹਨਤੀ ਲੋਕਾਂ `ਦੀ ਛੱਡ ਦੇਣ” ਦੀ ਸਿਖਿਆ ਦਿਤੀ ਹੈਦੀ ਅਤੇ ਇਸ ਬਰ੍ਹਾਂ 
ਕਮਾਈ ਤੇ ਪਲ ਰਹੇ ਪਰਜੀਵੀਆਂ ਦੇ ਪਸ਼ੰਡਾਂ'ਦਾ ਪਰਦਾ ਦੁਨੀਆਂ ਦਾ ਸਭ ਤੋ ਵੱਡਾ ਹੱਤਿਆਂ ਕਾਂਡ ਹੋਣੇ ਬਚੋ 
ਫਾਸ਼ ਕਰੀਏ । ਇਹਨਾਂ ਪਖਡੀਆਂ ਵਿਚ ਉਹ ਵਿਅਕਤੀ ਜਾਂਦਾ ।<. 


ਭੀਂ ਸ਼ਾਮਿਲ ਹਨ ਜਿਹੜੇ ਹੱਥ ਵੇਖਣ ਦੀ ਕੋਈ ਫੀਸ ਜੇ ਭੁੱਪਾਲ ਦੇ ਲੱਖ ਲੋਕਾਂ ਨੂੰ`ਕਿਸੇ ਜੋਤੀ” ਨੇ 
ਨਹੀ" ਲੈਦੇ ਪਰ ਲੋਕਾਂ ਨੂੰ ਭਰਮਾਂ ਵਿਚ ਪਾਉਣ ਲਈ ਗੌਸ ਲੀਕ ਹੌਣ ਕਾਰਨ' ਮਾਰੇ /ਜਾਣ ਜਾਂ ਅਪਾਹਜ ਹੋਣ 
੩ ੨ ਨ: ੨੨੦੬ ੭ ੫. ੨ ਇਤ 
ਸਹਾਈ ਜ਼ਰ੍ਹਰ ਹੁੰਦੇ ਹਨ । ਰ੍‌ ਬਾਰੇ 'ਦੱਸਿਆ ਹੁੰਦਾ ਤਾਂ ਹੋ 'ਲੰਦਾ ਸੀਂਪੰਕ ਫ਼ਾਰਤ ਦਦੇ 
ਮਨੁੱਖੀ ' ਹੱਥਾਂ ਤੇ ਜਨਮ ਸਮੋ ਬੋਦ ਹੋਣ ਕਰਕੇ ਸੀਨੇ ਡੇ ਇਹ-ਦਰਖਾਂਤ ਨਾ -ਵਾਪੁਰਦੇ?.। 
ਪਈਆਂ ਕੁਝ ਰੋਖਾਵਾਂ ਸਾਡੀ ਜ਼ਿੰਦਗੀ, ਮੌਤ, ਪੜ੍ਹਾਈ ਜਾਂ ਕੀ ਕੋਈ ਜੋਤਸ਼ੀ ਅਜਿਹਾ ਹੈ ਜਿਹੜਾ ਦੱਸ ਸਕਦਾ 


ਸਿ 


ਹੋਵੇ ਕਿ ਹੁਣ ਭਾਰਤ ਦੇ ਕਿਹੜੇ ਸ਼ਹਿਰ ਜਾਂ ਪਿੰਡ ਵਿਚ 
ਕਿਹੜਾ ਦੁਖਾਂਤ ਕਦੋ" ਵਾਪਰੇਗਾ ਅਤੇ ਕਿੰਨੇ ਵਿਅਕਤੀ 
ਇਸ ਦਾ ਸ਼ਿਕਾਰ ਹੋਣਗੇ ? 

ਜੋਤਸ਼ੀ ਲੌਕਾਂ ਦੀ ਲੁੱਟ ਕਿਵੇਂ ਕਰਦੇ ਹਨ ? ਇਹ 
ਬਹੁਤ ਹੀ ਚਲਾਕ ਅਤੇ ਮਕਾਰ ਕਿਸਮ ਦੇ ਆਦਮੀ ਹ੍ਰਦੇ 
ਹਨ ਜਿਹੜੇ ਮਨੁੱਖਾਂ ਦੀਆਂ ਮਾਨਸਿਕ ਕਮਜ਼ੋਰੀਆਂ ਤੋ” 
ਭਲੀ ਭਾਂਤ ਜਾਣ੍ਹ' ਹੁੰਦੇ ਹਨ। ਉਹ ਜਾਣਦੇ ਹਨ ਕਿ ਹੁਰ 
ਇਨਸਾਨ ਆਪਣੀ ਪਰਸੈਸਾ ਸਠਨਾ ਚਾਹੁੰਦ' ਹੈ । ਹਰ 
ਇਨੰਸਾਂਨ ਮੋਹਾਂਨ ਅੰਤੇ ਅੰਮੈਰ ਬਣਨਾ ਚਾਹੁੰਦਾ ਹੈ 1 
ਵਿਨਸਾਨ ਦੇ _ਘਰ ਕਲੇਸ਼ ਰਹਿੰਦਾ ਹੈ । ਹਰ ਇਨਸਾਨ 
ਕੇਈ ਨਾ ਕੋਈ ਸਮਸਿਆ ਕਰਕੇ ੍ਰੇਰਾਨ ਹੁੰਦਾ ਹੈ । 
ਹਰ ਇਨਸਾਨ ਜੋਤਸ਼ੀਆਂ ਦੀਆਂ ਝੂਠ ਸਿੱਧ ਹੋਈਆਂ ਗੱਲਾਂ 
ਨੂੰ ਭੁਲਾ ਦਿੰਦਾ ਹੈ । ਪਰ ਠੀਕ ਸਿੱਧ ਹੋਈਆਂ ਗੱਲਾੰੰਦ 
ਪ੍ਰਚਾਰ ਪੂਰੋਂ' ਜਰ ਨਾਲ ਕਰਦਾ ਹੈ । 

ਇਸ ਲਈ ਜੋਤਸ਼ੀ ਹੇਠ ਲਿਖੀਆਂ ਗੱਲਾਂ ਵਿਚੋ” 
ਦੋ ਚ੍ਰਾਰ ਹੱਥ ਵਿਖਾਉਣ ਵਾਲੇ ਆਦਮੀ ਦੀ ਪ੍ਰਸੰਸਾ ਵਿਚ 


ਅਤੇ ਇੱਕ ਜਾਂ ਦੋ ਗੱਲਾਂ ਉਸਦੀ ਸਮੱਸਿਆ ਬਾਰੇ ਦੱਸ 


ਢਿੰਦੇ ਹਨ ਅਤੇ ਫਿਰ ਸਮਸਿਆ ਦੇ ਉਪਾਅ ਲਈ ਪਾਠ 
ਪੂਜਾ ਦੇ ਬਹਾਨੇ ਪੈਸੇ ਬਟੌਰ ਲੈਦੇ ਹਨ । 


ਜੋਤਸ਼ੀ ਦੱਸਦਾ ਹੈ । ੨ 

1 ਹਰ ਇਸਤਰੀ ਪੱਤਰ 'ਦੀ ਇੱਛਾ _ਰਬੂਦੀ ਹੈ 
ਅਤੇ ਜੋਤਸ਼ੀ ਹਰ ਇੱਕ ਨੰ ਨੂੰ ਪੁੱਤਰ ਦੇ ਪੈ ਪੈਦਾ ਹੋਣ ਬਾਰੇ ਹੀ 
ਦੱਸਦਾ ਹੈ ਅਤੇ ਇਸ ਵਿਚੋਂ” ਪੰਜਾਹ ਪ੍ਰਤੀਸ਼ਤ ਠੀਕ 
ਹੌਣਾਂ ਹੀ ਹੁੰਦਾ ਹੈ । ਜਿਨਾਂ ਇੰਸਤੰਰੀਆਂ ਨੂੰ ਜਤੇਸ਼ੀਂ ਨੇ 
ਠੀਕ'ਦੱਸਿੰਆ ਹੁੰ ਹੁੰਦਾ ਹੈ ਉਹ” 'ਜੌਤਸ਼ੀਆੰ ਦੀਆਂ ਪ੍ਰਚਾਰਕ 


ਬਣ ਜਾਂਦੀਆਂ ਹਨ । ਪਰੰਤੂੰ ਦੂਜੀਆਂ ਜੁੱਧ ਰਹਿੰਦੀਅ” 
ਹਨ । 


2 ਹਰ' ਵਿਦਿਆਰਥੀ' ਨੂੰ” ਪਾਸ ਹੋਣ ਬਾਰੇ ਹੀ 
ਦੱਸਦਾ ਹੈ ਅਤੇਂ ਅੱਸੀ ਪ੍ਰਤੀਸ਼ਤ ਨੇ ਪਸੰ ਹੋਣਾ ਹਂ ਹੁੰ 


ਲੜੀ ਨੰ: ਵਲ 


ਸਤ” ਇਆ 
(ਸੇਰ ਘਤੰ.ਮੈਰੋਂ ਜਿੰਚੋਂ ਦੋ ਪੁੱਤਰ 
ਧੀਆਂ ਕਿੰਨੋਂ ਹਨ । 


2 ਮੇਰੇ' ਜਿਉੱਦੇ ਸਕੋ'ਭੌਣ ਭਰਾਂ ਕਿੰਨੇ ਹਨ ਕਰ 


“੪ ਜੰ ਜਾ ਜਯਜ ੯ 


3 .ਮੈ' ਕਿੰਨੀਆਂ ਜਮਾਤਾਂ, ਪੰ ਹਾਂ / 


2 ਪਾਸਫੇਠ ਅੰਡ ਅੱਡ ਵਿਸ਼ਿਆਂ ਵਿਚੋਂ” ' 
/ (ਕੋਵ& 'ਮਿਡਲ. ਅਤੇ : ਮੈਟ੍੍‌ਕਾਲੱਈ) 


ਡਵ--------ਬ- 


`-ਸਾਰਣੀ= 
੨ 


ਹੈ। ਕਿਤ 
3 ਹਰ ਇੱਕ ਨੂੰ ਕਿਹਾ ਜਾਂਦਾ ਹੈ ਕਿ ਉਸਦਾ 
ਵਿਗੜਿਆ ਕੰਮ ਠੀਕ ਹੋ ਜਾਵੇਗਾ । 
4 ਹਰ ਬੇਰੁਜ਼ਗਾਰ ਨੂੰ ਕਿਹਾ ਜਾਂਦਾ ਹੈ ਕਿ ਉਸਨੂੰ 
ਨੌਕਰੀ ਮਿਲ ਜਾਵੇਗੀ । 
5 ਹਰ ਆਦਮੀ ਨੂੰ ਕਿਹਾ ਜ਼ਾਂਦਾ ਹੈ ਕਿ ਉਸ 
ਪਾਸ ਪੈਸਾ ਬਹੁਤ ਆਉ'ਦਾ ਹੈ ਪਰ ਚਲਿਆ ਜਾਂਦਾ ਹੈ 1 
6 ਹਰ ਇਨਸਾਨ ਨੂੰ ਕਿਹਾ ਜਾਂਦਾ ਹੈ ਕਿ ਤੇਰੋ 
ਘਰ ਕਲੋਂਸ਼ ' ਰਹਿੰਦਾ ਹੈ। 
7 ਹਰ, ਇੰਕ ਨੂੰ ਕਿਹ, ਜਾਂਦਾ ਹੈ ਕਿ ਉਹ ਇੱਕ 
ਵਾਰ ਮੌਤ ਦੇ ਮੂੰਹ, ਵਿਚੋ ਬਚਿਆ ਹੈ । 
8 ਹਰ ਇਕ ਨੂੰ ਕਿਹਾ ਜਾਂਦਾ ਹੈ ਕਿ ਉਹ ਕੌਮ 
ਕਰਨ ਤੋ' ਪਹਿਲਾਂ ਸੋਚਦਾ ਬਹੁਤ ਹੈ'। , 
9 ਹਰ ਇਕ ਨੂੰ ਦਜ਼ਿਆ , ਜ੍ਰਾਂਦਾ ਹੈ ਕਿ ਤੋ 
ਜਾਇਜ਼ ਗੱਲ ਤੇ ਗੁੱਸਾ ਬਹੁਤ ਆਉਂਦਾ ਹੈ 1 ਰੰ 
10 ਰਰ ਇਕ ਨੂੰ ਕਿਹਾ ਜਾਂਦਾ ਹੈ ਕਿ ਤ੍ਰੈ ਕਿਸੇ 
ਨਾ ਕਿਸੇ ਦਿਨ ਅਮੀਰ ਆਦ੍ਰਮੀ ਜਾਂ ਮਹ੍ਹਾਨ ਬਣੇਗਾ । 
“ਤੇਰੀ ਕਿਸਮਤ ਚਮਕ ਉਠੇਗੀ। ਤੂੰ ਹਵੰਟੇਸ਼, ਜਾਵੇ ਗਾ । 
11 ਹਰ ਮਨੁੱਖ ਨੂੰ ਕ੍ਹਿ ਜਾਂਦਾ ਹੈ। ਸਿ ਤਰ 
ਸੈਦਰ੍ਤਾ,.ਦਾ ਪੁਜਾਣ੍ਹੀ ਹੈ । ਤਰ. ਆਸ਼ਕ ਮਜਾਜ਼'ਹੈ” ।' 
ਤੂੰ ਕਲਾਤਮਕ ਰੁਚੀਆਂ ਦਾ ਮਾਲਕ ਹੈ। ।, 
ਮਿਹਨਤੀ ਲ੍ਹੇਕਾਂ ਨੂ ਅਸੀਂ ਸਝੰ ਡੀ ਰਹੇ, ਹਾ 
ਕਿ ਉਹ ਜੋਤਸ਼ੀਆਂ ਦੀ ਪਰਖ _ਕਰਨ, ਲਈ ਅਜਿਹੇ 
ਸਵਾਲ ਨਾ ਪੁੱਛਿਆ ਕਰਨ, ਜਿੰਨਾ,ਦੇ .ਜਵਾਬ ਹਾਂ ਜਾਂ 
ਨਾ ਵਿਚ ਹੀ, ਹੋਣ । ਸੁਆਲ ਅਜਿਹੇ' ਹੌਣਹੇ ਹਵਾਹੀਦ, ਹਨ, 
ਜਿਨ੍ਹਾਂ ਦੇ ਉੱਤ ਤਰ ਨਿਸ਼ਚਿਤ, ਹੋਣ । ਅਲੀ ਪਾਠਕ! ਦੀ 
ਸਹ੍ਹਾਇੜਾ , ਲਈ ਹੇਠਾਂ ਸਾਰਣੀ ਦਹ ਲਹ, । . ਉਮੀਦ, ਹੈ 
ਜੋਤਸ਼ੀਆਂ ਦੀ ਪਰਖ ਕਕਨ ਲਈਂ ਜੰਤੂਆਂ ਨ ਸਾਰੰਣੀ 
ਵਿਚ੍ਹੇ' ਦਿਤੇ `'ਉਤਰਾਂ ਵਿਚੋ” ਫਿਸੇ ਇੱਕ ਡੇ ਚੱਕਰ ` ਲਾਉਣ 
ਲਈ ਕਿਹਾ ਜਾਵੇ । 


[ 
॥2੧੨ 


ਡੇ 2੪ ਦੰਡ 
ਸੋਭਵ ਜੁਆਬ 
ਪੁਤਰ ਧੀਆ 
ਹੈ. - 2 3 % 1 3 3 4 
` "ਭੈਣ ਡਰੰ£ 


1 2 3 


1 
58 10 12 714 36 


ਇਸ'ਤੋਂ ਵੀਂ ਵੱਧ' 


ਪਿਲਾ ੨੪ ਹਾਟ” 
ਅੰਗਰੇਜੀ; ਪੰਜਾਬੀ, _ਹਿੰਦੀ, _ਹ੍ਰਿਸਾਬ, _ ਸਵਿੰਸ 


ਲਾ ਚ ਘਾ 


5 ਸੈੱਕੀ ਹਾਂ? 


8 _ ਮੋਰੀ ਜਨਮ ਮਿਤੀ ਕੀ ਹੈ ? 


੩ ਤਤ ਮਾ ਦਰਦ 
ਡਾਕਟਰ, ਇੰਜਨੀਅਰ ਅਧਿਆਪਕੇ, 'ਕੰਲਰਕ/ 
ਕਿਸਾਨ, ਵਿਉਪਾਰੀ, ਮਜ਼ਦੂਰ, ਵਕੀਲ । 


(ਦਾਲਜਾਤ ਜਕ,ਕ 


ਅੰਤ ਵਿਚ ਮੈਂ ਰੰਸ਼ਨਲਿਸਟ ਸੁਸਾਇਟੀ ਪੰਜਾਬ 
ਵਲੋ ਹਰ ਕਿਸਮ ਦੇ ਜੋਤਸ਼ੀਆਂ ਪਾਂਡਿਆਂ ਅਤੇ ਹੱਤ 
ਰੇਖਾ ਨਿਪੁੰਨਾਂ ਨੂੰ ਚਨੌਤੀ ਢਿੰਦਾ ਹਾਂ ਕਿ ਮੈ ਉਹਨਾਂ ਨੂੰ 
ਦਸ ਹਥੇਲੀਆਂ ਵਿਖਾਵਾਂਗਾ ਜੇਕਰ ਉਹਨਾਂ ਦੇ ਪਚਾਨਵੇ” 
ਪ੍ਰਤੀਸ਼ਤ ਉੱਤਰ ਠੰਕ ਹੋਣਗੇ ਤਾਂ ਮੋ” ਉਹਨਾਂ ਨੂੰ ਦਸ 
ਹਜ਼ਾਰ ਰੁਪਏ ਬਤੌਰ ਇਨਾਮ ਦੇ ਦਵਾਂਗਾ । ਇਸ ਇਨਾਮ 
ਨੂੰ ਜਿਤਣ ਲਈ ਹਰ ਜੋਤਸ਼ੀ ਵਾਸਤੇ ਇਹ ਜ਼ਰ੍ਹਰੀ ਹੈ 
ਕਿ ਉਹ ਇੱਕ ਹਜ਼ਾਰ ਰੁਪਏ ਬਤੌਰ ਜ਼ਮਾਨਤ ਮੇਰੇ ਪਾਸ 
ਜਮਾਂ ਕਰਵਾ,ਦੇਵੇ ਅਤੇ ਜੋਤਸ਼ੀ ਦੇ ਜੁਆਬ ਸਹੀ ਨਾ ਹੋਣ 


ਪੁਨਰ ਜਨਮ ਬਾਰੇ ਦੀ ਟ੍ਰਿਬਿਊਨ ਦੇ ਸੈਪਾਦਕ ਨੂੰ 


'ਦੀ ਟ੍ਰਿਬਿਉਨ' ਦੇ ਸੈਪਾਦਕ- ਨੇ 2 ਦਸੰਬਰ, 
1984 ਦੇ ਅੰਕ ਵਿਚ ਇਕ ਲੇਖ ਲਿਖਿਆ--੪1੬7€ 
961੬੬ 5੧੦05 ਪੜ੍ਹ ਕੇ ਬੜੀ ਹੈਰਾਨੀ ਹੋਈ ਕਿ 
ਬਈ ਸਾਇੰਜ ਵੀ ਰੁਕ ਸਕਦੀ ਹੈ । ਜਦ ਕਿ ਸਾਇੰਸ 
ਤਾਂ ਇਕ ਪ੍ਰੀਵਰਤਨਸ਼ੀਲੇ ਗਿਆਨ ਢਾ ਨਾਂ ਹੈ ਜਿਹੜਾ 
ਲਗਾਤਾਰ ਪਰਖਿਆ ਜਾਂਦਾ ਹੈ, ਠੀਕ ਕੀਤਾ ਜਾਂਦਾ ਹੈ 
ਤੇ ਪਹਿਲਾਂ ਨਾਲੋਂ' ਸੁਧਾਰਿਆ ਜਾਂਦਾ ਹੈ । ਚਲੋ ਖ਼ੌਰ . । 
ਪਰੰਤ੍ਰ ਇਸ ਸੈਪਾਦਕੀ ਲੇਖ ਵਿਚ ਨੰਸ਼ਨਲ 
ਇੰਸਟੀਚਿਊਟ ਆਫ ਮੈੱਟਲ ਐੱਡ ਨਿਊਰੌ ਸਾਇੰਸਜ਼ 
`ਏੇ ਡਾ. ਸਤਵੰਤ ਪਾਸ਼ਰਿਚਾ ਦੀ ਗੱਲ ਦਾ ਇਕ ਲੜ 
ਫੜ ਕੇ ਇਹ ਸਿੱਧ' ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ 
ਕਿ ਮਨੁੱਖ ਪ੍ਰਨਰ ਜਨਮ ਲੈਦਾ ਹੈ ਤੇ ਆਤਮਾ ਦੀ ਵੀ 
ਹੋਂਦ ਹੈ । 
ਬੇਸ਼ਕ ਇਸ ਲੇਖ ਵਿਚ ਚੰਗੇ ਅੰਕੜੇ ਦਿਤੇ ਗਏ 
ਹੇਠੋਂ ਜਿਵੇ“ ਕਿ ਯ੍ਰ.ਪੀ. ਰਾਜਸਥਾਨ ਵਿਚ ਪੁਨੌਰ ਜਨਮ 
ਦੇ 300-ਕੇਸਾਂ ਨੂੰ ਪਰਖਿਆ ਗਿਆਂ ਅਤੇ ਇਨ੍ਹਾਂ ਵਿਚੋਂ 
8096. ਨੇ ਆਪਣੇ ਪਹਿਲੇ ਜਨਮ ਬਾਰੇ ਪੂਰ ਵਿਸਥਾਰ 
ਨਾਲ ਦੱਸਿਆ ਜਿਸ ਨੂੰ ਠੀਕ ਪਾਇਆ ਗਿਆ । ਮੈ” 
ਮੰਨਦਾ ਹਾਂ ਕਿ ਪੁਨਰ ਜਨਮ ਨੂੰ ਸਿੱਧ ਕਰਨ ਦੇ ਲਈ 
ਇਸ ਤਰ੍ਹਾਂ ਦੇ ਹੋਰ ਅੰਕੜੇ ਵੀ ਤਿਆਫ'ਕੀਤੇ ਜਾ ਸਕਦੇ 
ਹਨ ਕਿਉਕਿ ਇਕ ਤਾਂ ਸਾਡੇ ਵਿਚ ਅਜੇ ਵੀ ਅਨਪੜਤਾ 
ਹੈ ਤੇ ਦੂਜਿਆਂ ਨੂੰ ਬੁੱਧੂ ਬਨਾਉਣ ਦੀ ਖੂਬੀ ਵੀ, ਕਿਉਕਿ 
ਕਿਸੇ ਆਦਮੀ ਨੂੰ ਆਪਣੇ ਜਨਮ ਨੂੰ ਪੁਨਰ ਜਨਮ ਸਿੱਧ 
ਕਰਨ ਦੇ ਲਈ ਕਿਸੇ ਮਰੋਂ ਹੋਏ ਆਦਮੀ ਬਾਰੇ ਥੋੜੀ ਜਿਹੀ 
ਜਾਣਕਾਰੀ ਇਕੱਠੀ ਕਰਨ ਦੀ ਹੀ ਤਾਂ ਲੋੜ ਹੈ। ਸਭੇ 
ਤੋ ਵੱਡੀ ਗੱਲ ਅਜਿਹੇ ਅੰਕੜੇ ਇਕੱਠੇ ਕਰਨ ਵਾਲੇ ਨੇ 
ਵਿਗਿਆਨ ਤਾਂ ਪੜ੍ਹਿਆਂ ਹੋ ਸਕਦਾ ਹੈ ਪਰ ਵਿਗਿਆਨਿਕ 
ਮਾਨਸਿਕਤਾ ਦਾ ਉਨ੍ਹਾਂ ਵਿਚ ਉਕਾ ਹੀ ਨਾਂ ਨਹੀਂ ਹੁੰਦਾ । 
ਇਕ ਹੌਰ ਗੱਲ, ਅਜਿਹੇ. ਅੰਕੜਿਆਂ ਵਿਚ ਜ਼ਿਆਦਾਤਰ 
ਪੁਨਰ ਜਨਮ ਉਸੇ. ਹੀ ਇਲਾਕੇ ਵਿਚ ਹੋਇਆ. ਦੱਸਿਆ 
30 


ਦੀ ਹਾਲਤ ਵਿਚ ਉਸਦਾ ਇਕ ਰੋਖ਼ਾਰ ਰੁਪਏ ਜ਼ਬਤ ਹੋ 
ਜਾਵੇਗਾ 1 ਅਤੇ ਜਿੱਤ ਜਾਣ ਦੀ ਹਾਲਤ ਵਿਚ ਉਸਨੂੰ 
ਇਨਾਂਮ ਦੀ ਰਾਸ਼ੀ ਸਮੇਤ ਜ਼ਮਾਨਤ ਦੇ ਮਿਲ ਜਾਵੇਗੀ ॥ 
ਸਾਰ ਜੋਤਸ਼ੀਆਂ ਨੂੰ _ਇਸ ਪ੍ਰਤੀਯੋਗਤਾ ਵਿਚ ਹਿੱਜਾ ਲੈਣ 
ਦਾ! ਇਹ ਖੁਲ' ਸੱਦਾ ਹੈ । ਸੈਪਰਕ ਹੇਠ ਲਿਖੇ ਪੜੇ ਤੇ 
ਕੀਤਾ ਜਾਵੇ । 

ਮੋਘ ਰਾਜ ਮਿੱਤਰ ਪ੍ਰਧਾਨ, ਰੌਸ਼ਨਲਿਸਟ 

ਸੁਸਾਇਟੀ ਪੰਜਾਬ, ਗੁਰ੍ਹ ਨਾਨਕ ਸਟਰੀਟ 

ਕੱਚਾ ਕਾਲਜ ਰੌਡ, ਬਤਨਾਲਾ । 


ਜਾਂਦਾ ਹੈ । ਇਕ ਵੀ ਅਜਿਹੇ ਕੇਸ ਦਾ ਜ਼ਿਕਰ ਨਹੀ”_ 
ਕੀਤਾ ਜਾਂਦਾ ਜਿਸ ਵਿਚ ਦੱਖਣੀ ਅਫਰੀਕਾ ਦੇ ਕਿਸੇ 
ਮਨੁੱਖ ਨੇ ਮਰਨ ਤੋ ਬਾਦ ਭਾਰਤ ਵਿਚ ਜਨਮ ਲਿਆ 
ਹੋਵੇ । ਡ਼ਾਂਕਿ ਉਸਦੇ ਸਰੀਰ ਤੇ ਬੋਲੀ ਤੋ ਇਹ ਅੰਦਾਜ਼ਾ 
ਲਾਇਆ ਜਾ ਸਕੇ ਕਿ ਇਸਨੇ ਪ੍ਨਰ ਜਨਮ ਲਿਅ! ਹੈ 1 
ਜੇ ਇਕ ਨੀਭਰੋ ਅੰਗਰੇਜ਼ ਦੇ ਘਰ ਪੁਨਰ ਜਨਮ ਲੰ"ਦਭ 
ਹੈ ਤਾਂ ਉਸਦੇ ਰੰਗ ਰੂਪ ਨੂੰ ਵੇਖ ਕੇ ਇਹ ਕਿਹਾ ਜਾ 
ਸਕਦਾ ਹੈ ਕਿ ਇਹ ਪਹਿਲੇ ਜਨਮ ਵਿਚ ਨੀਗ਼ੌ ਸੀ ॥ 
ਹਾਂ, ਸੈਪਾਦਕ ਦੇ ਕਹਿਣ ਅਨੁਸਾਰ ਇਹ ਬਿਲਕੁਲ ਸਹੀ 
ਹੈ। ਕਿਉਕਿ ਉਨ੍ਹਾਂ ਲਿਖਿਆ ਹੈ ਕਿ ਉਤਰ ਭਾਰਤ 
ਵਿਚ ਇਕ ਵਿਸ਼ਵਾਸ ਪ੍ਰਚਲਤ ਹੈ ਕਿ ਜੇ ਮਰੇ ਹੋਏ 
ਆਦਮੀ ਨੂੰ ਜਲਾਉਣ ਤੋਂ ਪਹਿਲਾਂ ਉਸਦੇ ਸਰੀਰ ਉਤੇ ” 
ਕੋਈ ਨਿਸ਼ਾਨ ਲਗਾ ਦਿੱਤਾ ਜਾਵੇਂ ਤਾਂ ਦੂਸਰੇ ਜਨਮ ਵਿਚ 
ਵੀ ਇਹ ਨਿਸ਼ਾਨ ਬਿਲਕੁਲ ਉਸੇ ਤਰ੍ਹਾਂ ਦਾ ਹੀ ਰੋਵੇਗਾ 9 
ਇਸ ਨੂੰ ਵੀ ਉਨ੍ਹਾਂ ਠੀਕ ਹੀ ਦੱਸਿਆ ਹੈ । ਵਾਹ ਮ 
ਸੈਂਪਾਦਕ ਜੀ ਵਾਹ ! ਤੁਸੀ ਕਿੱਡੀ ਵੱਡੀ ਸਮੱਸਿਆ ਹੱਲ 
ਕਰ ਦਿੱਤੀ ਹੈ । ਹਰ ਆਦਮੀ ਦਾ ਕੋਈ ਨਾ ਕੋਈ 
ਪਿਆਰਾ ਸਬੋਧੀ ਵਿਛੜ (ਮਰ) ਹੀ ਜਾਂਦਾ ਹੈ । ਸੋ ਉਸ 
ਆਦਮੀ ਨੂੰ ਚਾਹੀਦਾ ਹੈ ਕਿ ਉਸਦੇ ਸਰੀਰ ਉਤੇ ਇਕ " 
ਨਿਸ਼ਾਨ ਲਗਾ ਦੇਵੇ ਤੇ ਫਿਰ ਅਖਬਾਰ ਵਿਚ ਇਹ ਇਸ਼- 
ਤ੍ਿਹਾਰ ਦੇ ਦੇਵੇ ਕਿ--ਮੇਰਾ ਪਿਆਰਾਂ ਪੁੱਤਰ ਜਿਸਦਨ 
ਰੰਗ ਸਾਂਵਲਾ' ਹੈ, ਪੰਜਾਬੀ ਬੋਲਦਾ ਹੈ ਅਤੇ ਮੱਥੇ ਉਣੇ 
ਚਾਰ੍ਰ੍‌ ਨਾਲ 'ਅ' ਲਿਖਿਆ ਹੋਇਆ ਹੈ, ਜਿਸ ਕਿਸੇ ਦੇ 
ਘਰ ਜਨਮ ਲਵੇ, ਕਿਰਪਾ ਕਰਕੇ ਇਸ ਪਤੇ ਤੇ ਇਤਲਾਗ 
ਦੇਵੇ... ਸ਼ੁਕਰਾਨੇ ਵਜੋ” ਕਿਰਾਏ ਭਾੜੇ ੩" ਇਿਲਾਵ£ 
500/- ਰੁਪੈ ਦਿਤੇ ਜਾਣਗੇ । 

ਇਕ ਹੋਰ ਗੱਲ ਸਮਝ ਤੋ ਬਾਹਰ ਹੈ । ਸੈਪਾਦਕ 
ਨੇ ਇਨੇ ਪੁਨਰ-ਜਨਮਾਂ ਦਾ ਜ਼ਿਕਰ ਕੀਤਾ ਹੈ ਪਰ ਕਿਸੇ 
ਠੇ ਵੀ ਇਹ ਦਾਵਾ ਨਹੀਂ ਕੀਤਾ ਕਿ ਉਹ ਆਪਣੋ-ਪਹਿਲ 
ਜਨਮ ਵਿਚ ਸੰਵੀਂ. ਰਮਨ, ਆਇਨਸਟਾਇਨ, ਲਿੰਕਨ, 
ਲੰਨਿਨ, ਕਾਰਲ ਮਾਰਕਸ ਜਾਂ ਮਹਾਤਮਾ ਗਾਂਧੀ ਸੀ ॥ 
ਪਰ ਬੇਵਕ੍ਰਫੀ ਤਾਂ ਸ਼ਾਂਡੀ ਹੀ ਹੈ. ਜ਼ੇ ਕਿਸੇ ਠੇ ਅਜ਼ਿੰਹਨ 


ਦਾਵਾ ਨਹੀ” ਕੀਤਾ, ਸਾਨੂੰ ਹੀ ਉਨ੍ਹਾਂ ਨੂੰ ਲੱਭਣਾ ਚਾਂਹੀਦਾ 
ਸੀ । ਉਨ੍ਹਾਂ ਦੇ ਸਰੀਰ ਤੇ ਕੋਈ “ਨਿਸ਼ਾਨ ਲਗਾਉ'ਦੇ .ਡੇ 
ਫਿਰ ਦੇਸ਼ ਦਾ ਸਾਰਾ ਸੀਡੀਆ ਅਜਿਹੇ ਮਹਾਂ ਪੁੱਰਖਾਂ ਨੂੰ 
ਲੱਭਣ ਤੇ ਲਾ ਦਿੰਦੇ । 'ਤੁਸੀ' ਜ਼ਰਾ ਕੁ ਸੋਚੋ ਜੇ ਆਇਨ- 
ਸਟਾਇਨ ਫਿਰ ਸਾਡੇ ਵਿਚ ਹੁੰਦੇ, ਕਾਰਲ ਮਾਰਕਸ ਕੋਈ 
ਨਵੀ” ਵਿਆਖਿਆ ਕਰਦੇ`। ਹੋ ਸਕਦਾ ਹੈ ਜੇ ਗਾਂਧੀ ਜੀ 
ਦੇ ਦ੍ਰਸਰੋ ਜਨਮ ਨੂੰ ਲੱਭ ਲੈਦੇ 'ਤਾਂ ਗੋਡਸੇਂ ਨੂੰ ਫਾਂਸੀ ਨਾਂ 
ਹੁੰਦੀ । ਉਨ੍ਹਾਂ ਕਹਿਣਾ ਸੀ-੨ਕਿਸੇ ਨੂੰ ਮਾਫ ਕਰਕੇ ਹੀ 
ਉਸਨੂੰ ਜਿੱਤਿਆ ਜਾ ਸਕਦਾ-ਹੈ । ਸੋ ਇਸ ਨੂੰ -ਛੱਡ 
ਦਿਓ । ਮੈਨੂੰ ਤਾਂ ਡਰ ਹੈ ਅਸੀ ਸ੍ਰੀਮਤੀ ਇੰਦਰਾ ਗਾਂਧੀ 
ਲਈ ਵੀ ਕੋਈ ਅਜਿਹੀ ਯੋਜਨਾ ਨਹੀ ਬਣਾਈ-। ਭਾਰਤ 
ਵਰਗੇ ਦੇਸ਼ ਲਈ ਤਾਂ ਇਧਰ ਧਿਆਨ ਦੇਣਾ ਬਹੁਤ ਜ਼ਰ੍ਹਰੀ 
ਹੈ । ਇਥੇ ਮਸਾਂ ਤਾਂ ਕੋਈ ਚੰਗੇ ਵਿਚਾਰ ਲੈ ਕੇ ਜੈਮਦਾ 
ਹੈ ਜੇਂ ਅਸੀ' ਉਸਦੇ ਦਰਜੇ ਜਨਮ ਤੋਂ” ਵੀ ਫ਼ਾਇਦਾ ਨਾਂ 
ਉਠਾ ਸਕੀਏ ਤਾਂ ਲਾਹਨਤ ਆ ਸਾਡੇ ਤੇ । 

ਸੋਪਾਦਕ ਨੇ ਵਿਗਿਆਨ ਦੇ ਘੇਰੇ ਵਿਚੋਂ ਆਤਮਾ 
ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ । ਆਤਮਾ ਬਾਰੇ 
ਪੁਰਾਤਨ _ਵਿਚਾਰਧਾਰ' ਲਿਖਣ ਤੋ” ਬਾਦ ਉਨ੍ਹਾਂ 
ਲਿਖਿਆ ਹੈ ਕਿ ਮੌਤ ਜਸੇ" ਦਿਖ਼ਾਗ ਵਿਚ ਜੋ ਵਿਚਾਰ 
ਅਤੇ ਸੌਚਾਂ ਹੁੰਦੇ ਹਨ ਉਹ ਉਸ ਤੋ“ ਬਾਦ ਆਤਮਾ. ਤੇ 
ਪ੍ਰਭਾਵ ਪਾਉੱਦੇ ਰਹਿੰਦੇ ਹਨ । ਸੋ ਇਕ ਜਨਮ ਵਿਚ 
ਸਾਡੇ ਕੈਮ ਅਤੇ ਸਾਡੇ ਵਿਚਾਰ਼ ਸਾਡੇ ,ਦ੍ਰਸਰੇਂ ਜਨਮ ਨੂੰ ਵੀ 
ਪ੍ਰਭਾਵਿਤ ਕਰਦੇ ਹਨ । 


ਸੰਪਾਦਕ ਜੀ, ਮੌਤ: ਤੋ ਬਾਦ ਜਦੋ ਸਰੀਰ ਨੂੰ 


ਜਲਾਇਆ ਜਾਂਦਾ ਹੈ ਤਾਂ ਇਸਦੇ ਨਾਲ -ਹੀ ਦਿਮਾਗ ਦਾ, 
ਪੰਜ ਗਿਆਨ ਇੰਦਰੀਆਂ'ਦਾ ਜਾਂ ਆਦਮੀ ਦੁਆਰਾ ਬਣਾਏ 
ਨਿਸ਼ਾਨਾਂ ਦਾ ਖਾਤਮਾ ਹੋ ਜਾਂਦਾ ਹੈ ਤੇ” ਦਿਮਾਗ `ਦੇ 
ਨਾਲ ਹੀ ਯਾਦ-ਦਾਸ਼ਤ ਵੀ ਖਤਮ ਹੋ ਜਾਂਦੀ ਹੈ । ਤਾਂ 
ਫਿਰ ਕਿਹੜੀ ਚੀਜ਼ ਹੈ ਜਿਹੜੀ ਇਕੁ ਸਰ੍ਹੀਰ ਵਿਚੋਂ" ਦੂਜੇ 
ਸਰੀਰ ਵਿਚ ਜਾਂਦੀ ਹੈ । ਆਤਮਾ । ਆਤਮਾਂ ਕੀ ਹੈ ? 
ਜੇ ਆਤਮਾ ਨੂੰ ਸੋਚ ਅਤੇ ਵਿਚਾਰ ਪ੍ਰਭਾਵਿਤ ਕਰ ਸਕਦੈ 
ਹਨ ਤਾ ਆਤਮਾ ਨੂੰ ਪੰਜੇ ਗਿਆਨ ਇੰਦਰੀਆਂ ਵਿਚੋ” 
ਕਿਸੇ ਇਕ ਨਾਲ ਸਿੱਧੋਂ ਜਾਂ ਅਸਿੱਧੇ ਢੰਗ ਰਾਹੀ". ਮਹਿਸੂਸ 
ਕੀਤਾ ਜਾਣਾ ਚਾਹੀਦਾ ਹੈ ।. ਬਿਲਕੁਲ ਉਸੇ ਤਰ੍ਹਾਂ, ਜਿਸ 
ਤਰਾਂ ਅਸੀਂ ਮੇਜ਼, ਕੁਰਸੀ, ਰੋਸ਼ਨੀ, ਅਵਾਜ਼, ਹਵਾ ਅਪੁੰਦ 
ਨੂੰ ਕਰਦੇ ਹਾਂ । ਸੌ ਮਰੋਂ ਹੋਏ ਮਨੁੱਖ ਚੋ ਹੋਰ ਪੈਦਾ ਹੋਏ 
ਬਚੇ ਵਿਚ ਕੁਝ ਨਹੀਂ ਜਾਂਦਾ । 

ਸੈਪਾਦਕ ਜੀ, ਤ੍ਰਸੀਂ' ਲ੍ਰੇਖ ਦਾ ਅੰਤ ਵੀ ਫਿਗ੍ਰਿਆਨ 
ਨੂੰ ਨੀਵਾਂ ਕਰਕੇ ਹੀ ਕੀਤਾ ਹੈ। ਤੁਸਾਂ,ਲਿਖ੍ਰਿਆ ਹੈ ਕਿ 
ਵਿਗਿਆਨ ਨੇ ਇਸ ਵਿਸ਼ਵਾਸ ਨੂੰ. ਅਸਾਨੀ .ਨਾਲ: ਨਹੀ” 
ਮੰਨਣਾ, ਪਰ ਇਹੀ ਸਾਡੀ ਹੋ'ਦ ਨੂੰ ਠੀਕ ਢੰਗ ਨਾਲ 


੨੬ ਪ੍ਨਿਰਲੈਂਪ ਹੋ ਕੇਵੀ ਲਿਪੜ 


"ਕਵਿਤਾ : ਭ੍ਰਪਾਲ ਗੈਸ ਦੀ ਪੀੜ 'ਚ 
ਤੁਸੀ ਬੇਕਸੂਰ । 
ਤਰਸੇਮ ਗੁਜਰਾਲ 


ਨ...ਨ ਤੁਹਾਡੇ ਤੇ ਕੋਈ ਇਲਜ਼% ਨਹੀ” 
ਕਿਸਮੰਤ ਖਰਾਬ ਸੀ ਲੌਕਾਂ.ਦੀ 

ਜਿਹੜੇ ਕੀੜਿਆਂ ਦੀ ਮੌਤੇ 

ਹਜ਼ਾਰਾਂ ਦੀ ਗਿਣਤੀ 'ਚ ਥੇਮੌਤ ਮਰੇ ਹਨ 
ਹੋਣੀ ਨੂੰ ਕੋਣ ਟਾਲ ਸਕਦੈਂ 

ਅਸੀ' ਅਗਾਂਹ ਵਧਣੈ--ਕਿਵੇ' ਵਧਣੈ 
ਇਹਦਾ.ਫੈਸਲਾ ਜਾਣਿਆਂ ਅਣਜਾਣਿਆਂ 
ਤੁਸੀ ਕਰਦੇ ਹੋ 

ਤੁਸੀ' ਲਿਪਤ `ਹੋ ਕੇਂ ਵੀ'ਨਿੱਰਲੋਪ ਹੌੌਦੇ ਹੋ 


ਤ੍ਰਸੀ' ਤਾਂ ਭਲਾ ਕਰਨਾ ਚਾਹੁੰਦੇ ਹੋ 

ਪਲ ਹੁੈਂਦਾ ਬੁਰਾ ਹੈ 

-ਫੈਰ ਵਪਾਰ ਦਾ ਨਕਸ਼ ਤਾਂ ਸਿਰਫ ਮੁਨਾਫ਼ਾ ਹੁੰਦੈ 
ਕਬਰਾਂ ਜਾਂ ਸਮੁਸ਼ਾਨ ਘਾਟਾਂ ਤੀਕਣ 

ਪੁੱਜਦੇ ਰਸਤਿਆਂ ਬਾਰੇ ਸੋਚਣਾ ਨਹੀ” 


4 ਜਿਵੇ ਤੁਹਾਡੇ ਵਲੋ ਬਗੈਰ ਕੁਝ ਕੀਤਿਆਂ 
ਪੂਰੋ ਦਾ ਪੂਰਾ ਸ਼ਹਿਰ ਗੈਸ ਚੈੱਬਰ 'ਚ ਬਦਲ ਗਿਆ 


-=ਲੌਕ, ਸਰਦੀ ਦੀ ਅੱਧੀ ਰਾਤੀ' ਰਜਾਈਆਂ, 'ਚ ਵੜੇ ਲੋਕ 


ਦਮੇ ਦੇ ਪੁਰਾਣੇ ਮਰੀਜ਼ ਵਾਂਗ ਤੜਫਣ ਲਗੇ 

ਭੱਜ ਪਏ ਤੇ ਭੱਜ ਕੇ ਦਮ ਤੋੜਣ ਲਗੇ 

ਰਸਤਿਆਂ 'ਚ, ਹਸਪਤਾਲਾਂ 'ਚ ਡੇ ਸੜਕ `ਤੇ, 

ਤੇ ਫੋਰ ਲਾਸ਼ਾਂ ਦਾ ਇਕ ਢੇਰ ਸਭ ਥਾਈ" 

ਮੌਤ ਦਾ ਇਕ ਕਾਲਾ ਪੰਜਾ ਜ਼ਿੰਦਗੀ ਕਿਤੇ ਨਹੀ” 

ਪਰ ਇਹਦੇ 'ਚ ਇਸ ਸ਼ਹਿਰ ਦੀ ਛਾਂਤੀ 'ਤੇ 

ਕਰੋੜਾਂ ਰ੍ਪੈ ਦੇ ਪੁੱਥਰ ਨਾਲ ਸ਼ਾਹ ਘੁੱਟ, ਦੇਣ 'ਚ 

ਤੁਹਾਡਾ ਤਾਂ ਕੋਈ ਕਸ਼ੂਰ ਨਹੀ” 

(ਸਮਰੱਥ ਦਾ ਕੋਈ ਕਸੂਰ ਨਹੀਂ” ਹੁੰਦਾ) 

ਤੁਸੀ” ਤਾਂ ਲਿਪਤ ਹੋ ਕੇ ਨਿਰਲੇਪ ਹੋ 

ਤੇ ਨਿਰਲ੍ਪ ਹੋ ਕੇ ਲਿਪਤ 

ਹੱਥਾਂ 'ਤੇ ਸ਼ੂਨ ਦਾ ਇਕ ਵੀ ਦਾਗ਼ ਨਹੀ “ _ - 

ਨ ਮੱਥੇ ਤੇ ਕੋਈ ਕਾਲਖ 

ਵਿਕਾਸਸ਼ੀਲ ਦੇਸ਼ਾਂ ਦੇ ਲੋਕ 

“ਆਦਮੀ ਦੇ ਦਰਜੇ 'ਚ ਨਹੀ“ ਆਉਦੇ 

ਕੀੜੇ ਮਾਰ ਦਵਾ ਦੀ ਗੈਸ ਨਾਲ 

“ਕੀੜਿਆਂ ਦੀ-ਸੌਤ ਮਾਰੇ ਜਾ ਸਕਦੇ ਹਨ 

ਜਿਵੇ" ਤੀਜੀ ਆਲਮੀ ਜੋਗ ਦੀ ਇਕ ।ਰਹਰਸਲ 

ਮੌਤ ਦਾ ਕਾਲਾ ਪ੍ਰਦਾਂ ਡੋਗ_ਕੇ 

ਤੁਸੀ ਬੇਕਸੂਰ ਹੋ 1 ਨ 6 
11 


ਰਾ 


ਦੱਸਦਾ ਹੈ ਸੋ ਇਹ ਵਿਸ਼ਵਾਸ ਵਿਗਿਆਨ ਤੌ" ਵੀ ਉਪਰ 
ਹੈ। ਕੁਝ ਇਸੇ ਤਰਾਂ ਗਾਂਧੀ ਜੀ ਨੇ ਵੀ ਕਿਹਾਂ ਸੀ-- 
ਬੱਧ], ਪ੍ਰਮਾਤਮਾ ਨੂੰ ਜਾਣਨ 'ਚ ਅਸਮਰਥ ਹੈ । ਇੰਹ 
ਬੁੱਧੀ ਦੀ ਪਹੁੰਚ ਤੋ'.ਬਾਹਰ ਹੈ । ਸ਼ਰਧਾ ਇਸ ਲਈ ਬਹੁਤ 
ਜ਼ਰ੍ਹਰੀ ਹੈ !, ਕੋਈ ਨਾਸ਼ਤਕੇ ਮੈਨੂੰ ਤਰਕ ਰਾਹੀ” ਹਰਾ 
ਸਕਦਾ ਹੈ । ਪਰੰਤ੍ਰ ਮੇਰੀ ਸ਼ਰਧਾ, ਮੇਰੀ ਬੁੱਧੀ ਤੋ" ਮਜ਼ਬੂਤ 
ਹੈ । ਸੋ ਇਸੇ ਕਾਰਨ ਮੈ” ਇਸ ਸੈਸਾਰ ਨੂੰ ਲਲਕਾਰ ਕੇ 
ਕਹਿ ਸਕਦਾ ਹਾਂ ਕਿ ਪ੍ਰਮਾਤਮਾ ਹੈ, ਪ੍ਰਮਾਤਮਾ “ਸੀ ਤੇ 
ਪ੍ਰਮਾਤਮਾ ਰਹੇਗਾ । 

ਜਿਸ ਤਰਾਂ ਮੈਂ" ਪਹਿਲਾਂ ਵੀ ਲਿਖਿਆ ਹੈ ਕਿ 
.ਵਿਗਿਆਨ ਤਾਂ ਪਰਖਣ ਦਾ ਹੀ ਦੂਜਾ ਨਾਂ ਹੈ। ਬਿਨਾਂ 
ਪਰਖੇ ਵਿਗਿਆਨ _ਕਿਸੇ ਗੱਲ ਨੂੰ ਨਹੀ” ਮੰਨਦਾ । 
ਵਿਗਿਆਨ ਦੀ ਡਿਕਸ਼ਨਰੀ ਵਿਚ ਸ਼ਰਧਾ ਜਾਂ ਵਿਸ਼ਵਾਸ 
ਨਾਂ ਦਾ ਕੋਈ ਅੱਖਰ ਨਹੀ” । ਹਾਂ ਬੁੱਧੀ ਤੇ ਇਹ ਜਰ੍ਹਰ 
ਨਿਰਭਰ ਹੈ । ਪਰ ਅੱਜ ਤੱਕ ਵਿਗਿਆਨਕ ਮਾਨਸਕੜ੍ਹਾ 
ਵਾਲੋ (ਸਿਰਫ਼ ਵਿਗਿਆਨਕ ਨਹੀ') ਜਿਹੜ ਵੀ ਲੌਤਾਂ ਨੇ 


ਦੋ ਕਵਿਤਾਵਾਂ : ਗੁਰਜੀਤ 
ਵੇਗਾਰ 
(ਸ਼ੂਨੀ-ਲੌਣੂ ਨਿਜ਼ਾਮ ਦੇ ਨਾਂ...ਲੌਕ ਘੋਲ ਵੱਲੋ] 


ਮੈ ੯ 


ਤੇਰੈ ਜ਼ਲੀਲ ਇਤਿਹਾਸ 'ਚੋ` ਜਨਮਿਆ 

ਕੋਈ ਸੁਪਨਈੀ ਗੀਤ ਨਹੀ' 

ਕਿ ਤੇਰੀ ਸੁਰਮ£) ਸ਼ਾਮ ਦੀ ਰੌਣਕ ਬਣ ਸਕਾਂ 

ਨਾ ਹੀ ਰੁਮਕਦੀ ਹਵਾ ਦਾ ਕੋਈਂ ਬੁੱਲਾਂ 

ਕਿ ਤੇਰੀ ਹਵਸ ਦੇ ਪਸੀਨੇ ਨੂੰ ਸਖਾਲਾਂ ੮ 
ਤੇ ਨਾ ਹੀ ਤੇਰੀਆਂ ਜ਼ਲੀਲ ਮੈੜਾਂ ਦੀ 

ਕਲੀਨ ਹਾਂ ਮਖ਼ਮਲੀ 

ਕਿ ਤੇਰੀ ਕਾਤਲ ਹਦ 'ਤੇ 

ਬਣਕੇ ਪਰਦਾ ਫੈਲ 'ਜਾਂ 

ਸ਼ਹੀਦਾਂ ਦੀ ਸੱਥ 'ਚੋਂ` ਉਪਜੀ ਅੱਗ ਹਾਂ ਸੈ 

ਤੇਰੇ ਵਹਿਸ਼ੀ ਚਲਨ ਨੂੰ ਸਾੜਨ ਲਈ 

ਉਨ੍ਹਾਂ ਦੇ ਸੁਪਨਿਆਂ ਦੀ ਆਵਾਜ਼ ਹਾਂ ਮੈ" 

ਇਨਕਲਾਬ ਦਾ ਪਰਚਮ ਲਹਿਰਾਵਣ ਲਈ 

ਤ੍ਰਫਾਨੀ ਵਾਵਰੌਲਾ ਹਾਂ ਤੇਰੀ ਹਸਤੀ ਉਖਾੜਨ ਲਈ 
ਸਾਡੇ ਹੀ ਜਿਸਮ ਤੇ ਸਦਾ, ਸਾਡਾ ਲਹੂ ਤੂਰ ਛਿੜਕਿਆ 
ਨਾ ਕੋਈ ਰੋਈ ਹੈ ਧਰਤੀ, ਨਾ ਅੰਬਰ ਹੀ ਥਿੜਕਿਆ 
ਅੱਜ ਉਠਿਆ ਹਾਂ ਮਨੁੱਖਤਾ ਨੂੰ ਜੀਣਾ,ਸਿਖਾਣ ਲਈਂ 
'ਦਿੱਲੀ' ਮੈ ਆ ਰਿਹਾਂ, ਸੁੱਤੀ ਖ਼ਲਕਤ ਜਗਾਣ ਲਈਂ 
ਮਨੁੱਖਤਾ ਦੇ ਵੈਰੀ, ਰੋ'ਦੇ ਤੇਰੀ ਮਿਟਣ ਲਈ 1 


22 


ਪੁਨਰ ਜਨਮ ਅਤੇ ਆਤਮਾ ਨੂੰ ਪਰਖਿਆ ਹੈ, ਇਸ ਦੀ 
ਹੋੱਦ ਨੂੰ ਨਕਾਰਿਆ ਹੀ ਹੈ । ਦੋ ਸ਼ਤਾਬਦੀਆੰ ਪਹਿਲਾਂ 
ਡਾ. ਕਾਵ੍ਰ ਨੇ ਖੁਲ੍ਹੀ ਚੁਣੌਤੀ ਦਿੱਤੀ ਸੀ ਕਿ ਪੁਨਰਜਨਮ 
ਅਤੇ ਆਤਮਾ ਦੀ ਹੌਂ'ਦ ਨੂੰ ਸਿੱਧ ਕਰਨ ਵਾਲੋਂ ਨੂੰ ਉਹ 
ਇਕ ਲੱਖ ਰੁਪਏ ਦੇਣਗੇ । ਪਰ ਇਹ ਚੁਣੌਤੀ, ਉਨ੍ਹਾਂ ਦੇ 
ਮਰਠ ਤਕ ਕਿਸੇ:ਨੇ ਵੀ ਕੇਬੂਲ-ਨ੍ਹੀ' ਸੀ ਕੀਤੀ । 

“ਉਨਾਂ ਦਾ ਸੈਦੇਸ਼ ਲੈ ਕੇ, ਦੀ ਰੋਸ਼ਨਲਸਟ ਸੋਸਾ- 
ਇਟੀ ਪੰਜਾਬ, ਬਰਨਾਲਾ'ਨੇ ਵੀ ਅਜਿਹੇ ਆਂਦਮੀ ਲਈ 
10,000/- ਰੁਪਏ ਦਾ ਇਨਾਮ ਰਖਿਆ ਹੈ। ਜਿਹੜਾ 
ਖੋਖਾਂ ਨਾ ਦੇਣ ਦੀਆਂ ਹਾਲਤਾਂ ਵਿਚ ਸਿਰਫ਼ ਪੁਨਰਜਨਮ 
ਕਰਕੇ, ਕੋਈ' ਬਾਂਹਰਲੇ ਦੇਸ਼ ਦੀ ਭਾਸ਼ਾ ਬੋਲ ਸਕੇ ਜਾਂ 
ਆਤਮਾ ਨੂੰ ਇਨ੍ਹਾਂ ਦੇ ਸਾਹਮਣੇ ਪੇਸ਼ ,ਕਰ੍ਹ ਸਕੇ ਤਾਂ ਜੋ 
ਇਸਦੀ ਫੌਟੋ ਖਿੱਚੀ ਜਾ ਸਕੇ । ਸੈਪਾਦਕ ਅਤੇ ਇਸ ਤਰ੍ਹਾਂ 
ਦੀ ਹੀ ਵਿਚਾਰਧਾਰਾ ਵਾਲੋਂ ਹੋਰਨਾਂ ਲੋਕਾਂ ਨੂੰ ਬੇਨਤੀ ਹੈ 
ਕਿ ਉਹ ਇਨ੍ਹਾਂ ਨਾਲ ਜ਼ਰ੍ਰ ਸੋਪਰਕ ਸਥਾਪਿਤ ਕਰਨ । 

--ਅਨਰਾਗ ਅਰੋਹੀ 


ਅਸੀ” ਲੜਾਂਗੇ ਓ ਸਾਥੀ,. ... 

(ਪਾਸ਼ ਦੇ ਨਾਂ ਬਨਾਮ ਹੱਕ ਸੱਚ ਲਈ ਉਠ ਰਹੋ ਰੌਹ 'ਤੇ] 
ਪੂਰਬ ਦੀ ਸੱਥ 'ਚੋ” । 

ਮੈ ਜ਼ੁਲਮ ਦੇ ਹਨੇਰਿਆਂ 'ਚ 

ਰੋਹ-ਦੀਪ ਜਗਦਾ ਤੱ ਕਿਆ 

ਪਰਬਤਾਂ ਨੂੰ ਚੀਰਦੀ ਇਕ ਕਿਰਨ ਫੁੱਟੀ ਏ 

ਆਸ ਏ ਬੱਸ ਚਿਣੰਗ ਦੇ 

ਅੰਗਿਆਰਿਆਂ 'ਚ ਢਲਣ ਦੀ 

ਹੈਠਾਨ'ਹਾਂ ਕਿ ਜਜ਼ਬਿਆਂ ਕ੍ਰਬਾਨੀਆਂ ਦੇ ਦੇਸ਼ ਵਿਚ 
ਦਨਦਨਾਉ'ਦੀ ਫਿਰ ਰਹੀ 

-ਕਿਉ` ਲੁੱਟ ਆਦਮ-ਭੇਸ ਵਿਚ 

ਇਨਸਾਨੀਅਤ ਕਿਉ” ਰਹਿ ਗਈ 

ਭੁੱਖ ਤੇ ਨੰਗ ਹੰਢਾਣ ਨੂੰ 

ਕਕਰੀਲੀਆਂ ਰਾਤਾਂ ਦੇ ਵਿਚ ਠਰ ਠਰ ਮਰ ਜਾਣ ਨੂੰ 
ਅਸੀ` ਨਹੀ” ਆ ਸਾਥੀਆ ਮੌਤ ਤੇ ਮੋਤ ਹੈਢਾਣ ਨੂੰ 
ਕਸਮ ਹੈ ਸਾਨੂੰ ਦੋਸਤਾ ਗ਼ਦਰੀ ਪਰਵਾਨਿਆਂ ਦੀ 
ਲਹੂ ਦਾ ਇਕ ਕਤਰਾ ਵੀ ਜ਼ਦ' ਤੱਕ 

ਹੈ ਜਿਸਮ 'ਚ ਬਾਕੀ 

ਅਜੀ' ਲੜਾਂਗੇ ਓ ਸਾਥੀ--ਸੀਸ ਧਰ ਤਲੀ 'ਤੇ 
ਅਸੀ” ਮਰਾਂਗੇ ਓ ਸਾਥੀ--ਹੱਕ ਸੱਚ ਦੀ ਗਲੀ 'ਤੇ 
“ਫੇਰ ਨਾ ਉਹ ਹੋਣਗੇ ਹਥੇੜੇ 

ਨਾ ਉੱਦਾਸ ਅਹਿਰਨ” 

ਫ਼ੌਲਾਦੀ ਹੱਥ ਦੇਣਗੇ 

ਜ਼੍ਰਲਮ ਦੀ ਹਿੱਕ ਤੇ ਦਸਤਕ ॥ 

& 


ਕਾਵਿ-ਗਾਂਥਾ 
ਪੰਜੋ ਰਫਿਊਜਣ 
ਮਿੰਦਰਪਾਲ ਭੱਠਲ 
ਦਰਅਸਲ ਉਸਦਾ ਨਾਂ ਪੰਜਾਬ ਕੁਰ ਸੀ 1 
ਜਦੋ ਉਹ ਪਾਰਬਤੀ ਤੇ ਨੂਰਾ ਨਾਲ ਰਲਕੇ 
ਲੰਮੀ ਹੇਕ ਲਾਉ?ਦੀ 
ਜਾਂ ਗਿੱਧੇ ਵਿਚ ਧਮਾਲ ਪਾਉੱ'ਦੀ ੮ 
ਕਾਬਲ ਕੌਧਾਰ ਤੱਕ ਧਰਤੀ ਧਮਕਦੀ 
ਮਹਾਰਾਣੀ ਵਿਕਟੋਰੀਆ ਦੇ ਦਰਬਾਰ `ਚ 
ਸ਼ਕਾਇਤਾਂ ਜੁੜਦੀਆਂ । 
ਜਦੋ” ਉਹ ਤੜਕਸਾਰ ਦੁੱਧ ਰਿੜਕਦੀ 
ਰਿੜਕੀ ਜਾਂਦੀ ਹਿੱਕ ਜ਼ੈਲਦਾਰ ਦੀ 
ਜਦੋ ਉਹ ਖੇਤਾਂ ਵਿਚੋਂ' ਭੱਤਾ ਦੇ ਕੇ ਪਰਤਦੀ] 
ਪਰੇਡ ਕਰਦੇ ਫੋਜੀਆਂ ਨੂੰ ਉਹਦੀ ਤੌਰ ਰੜਕਦੀ । 
--ਇਕ ਬਰਸਾਤ ਦੀ ਰ'ਤ-- 
ਜਦੋ' ਉਹ ਅਖਬਾਰਾਂ ਦੀਆਂ ਮੁੱਖ ਸੁਰਖੀਆਂ ਜਿੱਡੇ ਜਿੱਡੇ 
ਚੋਏ ਮੁੰਦਣ ਲਈ ਕੋਠੇ ਤੇ ਚੜ੍ਹੀ 
ਤਾਂ ਬੱਦਲ ਵਾਂਗ ਗੱਜਦੀ ਅੱਲਾ-ਹ੍ਰ-ਅਕਬਰ ਦੀ ਅਵਾਜ਼ 
ਉਹਦੇ ਝ੍ਮਕਿਆਂ ਨੂੰ ਪਾਸੇ ਕਰ, ਕੰਨਾਂ 'ਚ ਆਣ ਵੜੀ 
ਬਿਜਲੀ ਦੀ ਕੜਕ ਤੋ" ਡਰਕੇ ਦਰਖ਼ਤ ਹੇਠ ਛੁਪੇ ਹਏ 
ਮਾਲੀ ਦੇ ਵਾਂਗ 
ਉਹ ਆਪਣੇਂ ਪਤੀ ਦੇ ਸਿਰਹਾਣੇ ਜਾ' ਖੜ੍ਹੀ 1, 
ਬੱਸ ਫਿਰ ਕੀ ਸੀ-- 
ਨਾ ਉੱਥੋਂ ਗਿੱਧਿਆਂ ਦਾ ਧਮਾਲ ਸੀ. 
ਨਾ ਚਾਟੀਆਂ ਢਾ ਛਲਾਲ ਸੀ 
ਨਾ ਹੇਕਾਂ ਦਾ ਮਲ੍ਹਾਲ ਸੀ 
ਜਾਂ ਅੱਲਾ-ਹ੍ਰ-ਅਕਬਰ ਸੀ 
ਜਾਂ ਸਤਿ ਸ੍ਰੀ ਅਕਾਲ ਸੀ । 
--ਦਰਵਾਜ਼ਾ' ਖੁਲ੍ਹਦੇ ਹੀ ਉਹਦੇ ਸੈਦੂਰ `ਚ ਲਿਬੜ ਗਈ 
ਮਿ. ਜਿਨਾਹ ਦੀ ਤਾਜ਼ੀ ਤਕਰੀਰ 
ਗਲੀ ਵਿਚ ਨੂਰਾਂ ਦਾ ਵੱਢਿਆ ਪਿਆ ਸਿਰ ਦਾ ਸਾਈ" 
ਬੱਦਲਾਂ ਚੋ" ਲੱਭੁ ਰਿਹਾ ਸੀ ਸਾ. ਤਾਰਾ ਸਿੰਘ ਦੀਂ ਤਸਵੀਰ 
ਹੁਣ ਉਹ ਪੰਜਾਬ ਕੁਰ ਨੰਹੀ” 
ਸਿਰਫ਼ ਪੰਜਾਬੋ ਰਹਿ ਗਈ ਸੀ 
ਤੇ ਘਰ ਬਾਰ ਛੱਡ ਜਾ ਬਟੇਰ 'ਚ ਸਹੀ ਸੀ । ` 
ਉਹਦੇ ਪੈਂਟ ਅੰਦਰਲਾ ਬੱਚਾ 
ਤਿੰਨ ਦਿਨ ਹੱਥ ਬੈਨ੍ਹੀ ਬੈਠਾ ਰਿਹਾ` 
ਬਦਲ ਬਦਲ ਕੇ ਆ'ਰਹੇ ਬਲਾਤਕਾਰੀਆਂ ਸਾਹਮਣੇ ` 
---"'ਕਿਉਂ” ਆਦਮੀ ਦੇ ਪੁੱਤੋ-- 
ਜੇ ਇਹਦਾ ਨਹੀ” ਤਾਂ ਮੇਰਾ ਤਾਂ ਤਰਸ ਕਰੋਂ !' 


ਉ 


ਪਰ ਉਸ ਘੜੀ ਆਦਮੀ ਦਾ ਪੁੱਤਰ ਕੌਈ ਨਹੀ” ਸੀ 
ਜਭ ਸ਼ੈਤਾਨ ਹੀ ਸ਼ੈਤਾਨ ਸਨ 

ਹਿੰਦੂ ਸਨ, ਸਿੱਖ ਸਨ ਜਾਂ ਮੁਸਲਮਾਨ ਸਨ । 
--ਜਿਹਲਮ ਤੌਂ ਵੱਡੀ ਲਹੂ ਦੀ ਚਰਘਲ ਟੱਪਕੇ 
ਕੁਝ ਦਿਹਾੜੇ ਰਿਫਿਊਜੀ ਕੌਪਾਂ ਦੇ ਵਿਚ ਕੱਟਕੈ 
ਉਹ ਸਾਡੇ' ਪਿੰਡੇ ਉਜਾੜੇ ਤੇਲੀਆਂ ਦੇ 

ਕੋਠੇ 'ਚ ਆ ਵੱਸੀ ਸੀ 

ਇਹ ਕਹਾਣੀ ਉਹਨੇ ਮੈਨੂੰ ਕਈ ਵਾਰ ਦੱਸੀ ਸੀ। 
ਉਹ ਕੱਤਦੀ, ਤੁੰਗਦੀ, ਵਗਾਰਾਂ ਕਰਦੀ; 
ਬਿਗਾਨੇ ਖੇਤੀ” ਰੋਜ਼ ਹੱਡੀਆਂ ਗਾਲਦੀ । 

ਪਰ ਜਵਾਨ ਹੋ ਰਹੇ ਕਰਤਾਰੇ ਪੁੱਤ ਨੂੰ 

ਸ਼ੋਂਕ ਨਾਲ ਪਾਲਦੀ 1 

---ਕਰਤਾਰਾ ਪੁੱਤਰ ਪਲ ਗਿਆ 

ਡਰਾਇਵਰਾਂ ਨਾਲ ਰਲ ਗਿਆ 

'ਕੋਈ ਕਹੇ ਚੰਗਾ ਰਿਹਾਂ 

ਕੋਈ ਕਹੇ ਗਲ ਗਿਆ । 

ਫਿਰ ਚਿਰਾਂ ਬਾਅਦ ਆਈ ਚਿੱਠੀ ਪੁੱਤ ਦੀ 

ਮਾਂ ਮੈਂ ਬੜੀ ਸੁਹਣੀ ਗੱਡੀ ਚਲਾਂਦਾ ਹਾਂ 

ਚਾਰ ਪੈਸੇ ਵੀ ਬਚਾਂਦਾ ਹਾਂ 

ਥੋੜੇ ਚਿਰ ਨੂੰ ਘਰ ਆਵਾਂਗਾਂ 

ਪਹਿਲਾਂ: ਪੱਕਾ ਘਰ ਪਾਵਾਂਗਾਂ 

ਫਿਰ ਵਿਆਹ ਕਰਾਵਾਂਗਾ 

ਚਿੱਠੀ ਸੁਣ ਉਹ ਘਰ ਘਰ ਗੁਆਂਢੀਆਂ ਨੂੰ ਦੱਸਦੀ 
ਇਨ੍ਹੀਂ ਦਿਨੀ ਉਹ ਖੁਲ੍ਹ ਖੁਲ੍ਹ ਕੋ ਹੱਸਦੀ 
--ਫਿਰ ਚੱਲੀਆਂ ਕੁਝ ਹਵਾਵਾਂ ਐਸੀਆਂ 

ਉਦਾਂ ਦੀ ਹੀ ਗੈਧ ਨਾਲ ਲੱਦੀਆਂ 

ਲਾਇਲਪੁਰ ਵਿਚ ਸੁੰਘੀ ਸੀ ਜਿਸਤਰਾਂ । 

ਦਿਨ ਦਿਨ ਭਰ ਉਹ ਗਲੀਆਂ 'ਚੋ' ਖਬਰਾਂ ਸੁਘਦੀ 
ਰਾਤ ਰਾਤ ਭਰ ਉੱਠ ਉੱਠ ਸੁਪਨੇ ਦੇਖਦੀ” 
ਸੁਪਨਿਆਂ 'ਚ ਬੜੇ ਕੁਲੌਹਣੇ ਹਾਦਸੇ 

ਨੇਜ਼ਿਆਂ ਤੇ ਟੈਗੇ ਨਿਕੇ-ਬਾਲਕੇ 

ਧੋਣਾਂ ਵੱਢੀਆਂ ਵਾਲੇ ਸਹਣੇ ਗੱਭਰ੍ਹ 

ਕਪੜੇ ਪੜਵਾਈ ਫਿਰਦੀਆਂ ਤੀਵੀਆਂ 

ਵਸਦੇ ਰਸ਼ਦੇ 'ਘਰਾਂ 'ਚੋਂ” ਲੁ ਥੂ ਨਿਕਲਦੇ 

ਭਰਤ ਬਣਕੇ ਜਿਨਾਹ ਤੇ ਤਾਰਾ ਸਿੰਘ ਹੁਰੀ' 
ਭਾਂਤ-ਸੁ-ਭਾਂਤੇ ਲੀਡਰ ਬਣ ਬਣ ਧਮਕਦੇ 
ਤੜਕਸਾਰ ਉਹ ਉਠਕੇ ਸੁਪਨੇ ਰਿੜ੍ਰਕਦੀ 

ਨਾਲ਼ ਨਾਲ ਲੰ'ਦ਼ੀ ਫ਼ਰੂਦੀ ਵਿੜਕ ਵੀ । 
--ਇਕ ਸਵੇਰ' ਇਹ ਸੁਪਨਾ ਨਹੀਂ” ਸੱਚ ਸੀ 
ਕਰਤਾਰੇ ਜਿਹੀ ਆਵਾਜ਼ ਹੋਕਰਾ ਮਾਰਿਆ 

ਮਾਂ ਪੰਜਾਬੋ ਉੱਠ ਦਰਵਾਜ਼ਾ ਥੋਲ੍ਹਿਆ 


ਬਾਹਰੇ“ ਆਉਂਣ ਵਾਲਾ ਪ੍ਰਛਾਵਾਂ ਬੋਲਿਆ--- 

ਬੇਥੇ ਤੇਰਾ ਕਰਤਾਰਾ” ਮੌਰ ਗਿਮਾ 1 

ਅੱਗ ਲੱਗੇ ਟਰੱਕ ਵਿਚ ਹੀ' ਸੜ੍ਹ ਗਿਆ । 
ਗ੍ਰੈਡਾਗਰਦੀ ਨੱਚਦੀ ਰਹੀ ਸੜਕ ਤੇ 

ਕਾਨੂੰਨ ਤਮਾਸ਼ਾ ਦੇਖਣ ਦੇ ਲਈ -ਖੜ੍ਹ ਗਿਆ । 

ਜੈਗ ਹੁੰਦੀ ਲੜਦੇ- ਅਸੀ" ਰੱਜਕੇ 

ਪਰ ਇਹ ਤਾਂ ਕੋਈ ਫਰੇਬੀਆਂ ਦਾ 

ਘੜਿਆ ਘੜਾਇਆ' ਢੰਗ ਸੀ । 

ਸਾਡੇ ਕੋਲੇ ਸਾਡਾ ਸਾਂਝਾ ਖ੍ੂਨ-ਸੀ 

ਸਾਡੇ ਕੋਲੋ ਹੁਕਮਰਾਨਾਂ ਦਾ ਰੰਗ ਸੀ 

ਬਾਰੀ ਬਰਸੀ' ਘਰਾਂ ਤੋਂ ਜੋ ਖੱਟਣ ਤਰੋਂ 

ਹੋਰ ਬਥੇਰੇ ਮਾਂ ਜਾਏ ਨਾ ਘਰ ਮੁੜੇ । 

-=ਮਾਂ ਪੰਜਾਬੋ ਕੈਧਾਂ ਚੁ ਟੱਕਰਾਂ ਮਾਰੀਆਂ 

ਤਾਰੇ ਛੁਪ ਗਏ ਸੁਣਕੇ ਕਿਲਕਾਰੀਆਂ ਤੁ 

ਸਿੱਜਲ ਅੱਖਾਂ ਲੈ ਕੌ ਆਈਆਂ ਗੁਆਂਢਣਂ 

ਮੋਮ ਵਾਂਗ੍ਰੇ ਪਘਰੀ ਮਮਤਾ ਬੋਲਦੀ 

'ਭੈਣੋ ! ਮੈਨੂੰ ਹੁਣ ਪੰਜਾਂਬੋ ਨਾ ਕਹੋ 


ਅੱਜ ਤੋਂ` ਮੈ" ਸਿਰਫ਼ 'ਪੰਜੋ' ਰਹਿ ਗਈ ।' 

ਪਿਛਲੀ ਉਮਰੇ ਪਿਛਲਾ 'ਬੱਬਾ ੦ਮਧਾਨੀ ਲੈ_ਗਈ 
-- ਅੱਖੀਆਂ 'ਚੋ ਇੰਨਾ ਪਾਣੀ ਵਹਿ ਗਿਆ 
ਦਿਸਦਾ ਨਹੀਂ' ਕੌਣ ਹਿੰਦ੍ਰ, ਕੋਣ ਸਿੱਖ 

ਤੇ ਕੌਣ ਮਸਲਮਾਨ ਹੈ 1 

ਧਰਤੀ ਵੀ ਭਾਰ ਝੱਲਣੌ ਹੱਟ ਗਈ 
ਸਮਝ ਨਹੀ ਇਥੇ ਹੁਣ ਕਿਹੜਾ ਪਾਕਿਸਤਾਨ ਹੈ, 

ਤੇ ਕਿਹੜਾ ਹਿੰਦੋਸਤਾਨ ਹੈ । 

ਕਰ ਸਕੋ ਤਾਂ, ਮੇਰੋ ਲਈ ਇੰਨਾ ਹੀ ਬੱਸ ਭਰ ਦਿਉ 
ਸ਼ੈਤਾਨ ਦੀ ਉਸ ਟੂਟੀ ਦਾ ਜ਼੍ਰਾ ਕੁ ਪਤ੍ਹਾ ਕਰ ਦਿਤੇ 
ਜਿਸ- ਚੋ ਵਹਿੰਦੇ ਖਾਰ ਨੇ ਮਨੂੰ `ਲੁਣ ਵਾਂਗ ਖੋਰ ਕੈ, “ 
ਪੰਜਾਬ ਕੁਰ ਤੋਂ” ਪੰਜੋ ਬਣਾ ਕੇ ਰੱਖਿਆ 

ਦੋ ਪੁਸ਼ਤਾਂ ਦਾ ਲਹ੍ਹ, ਪਾਣੀ ਵਾਂਗ ਵਹਾਕੇ ਰੱ ਖਿਆ 

ਫਿਰ ਮੈਂ' ਜਾਣਾਂ ਸੋ ਮੈ” ਜਾਣਾਂ 

ਫਿਰ ਸੈ” ਜਾਣਾਂ ਸੋ ਮੈ ਜਾਣਾਂ 


ਉਰ 


ਪਿੰਡ 'ਚ ਗੱਲ ਫ੍ਰੈਲ ਗਈ ਹੈ 
ਕਿ ਪੰਜੋ ਰਫ਼ਿਊਜਣ ਪਾਗ਼ਲ ਹੋ ਗਈ ਹੈ । 6 


ਪਲ ਸ ਮੰਚ ਵਲੋ 


ਦੇਸ ਭਗਤ ਯਾਦਗਾਰ ਹਾਂਲ ਵਿਚ ਕਰਵਾਇਆ ਗਿਆ ਸਭਿਆਚਾਰਕ ਸਮਾਂਗਮ 


& 


36 ਜਨਵਰੀ 1985 ਨੂੰ ਦੇਸ਼ ਭਗਤ ਯਾਦਗਾਰ 

ਹਾਲ ਜਲੰਧਰ ਵਿਚ ਪੰਜਾਬ ਲੌਕ ਸਭਿਆਚਾਰਕ ਮੰਚ 
ਵਲੋ ਇਕ ਵਿਸ਼ਾਲ ਸਾਹਿਤ-ਸਭਿਆਚਾਰਕ ਸ੍ਰਮਾਗਮ 
-ਕਰਵਾਇਆ ਗਿਆ!1 ਪੰਜਾਬ ਦੇ ਲੋਕ-ਪੱਖੀ ਸਾਹਿਤ- 
ਸਭਿਆਚਾਰ ਦੇ ਇਤਿਹਾਸ ਅੰਦਰ ਇਹ ਆਪਣੀ ਕਿਸੰਮ 
ਦਾ ਪਹਿਲਾ ਸਮਾਗਮ ਕਿਹਾ ਜਾ ਸਕਦਾ ਹੈ । ਸਮ੍ੱ ਚੇ 
ਪ੍ਰਬੰਧ ਅਤੇ ਪੇਸ਼ਕਾਰੀ ਦੇ ਪੱਖ ਤੋਂ ਇਹ ਇਕ ਅੰਜਿਹਾ 
ਯਾਦਗਾਰੀ ਸਮਾਗਮ ਸੀ ਜਿਸਨੂੰ ਪੰਜਾਬ ਦੇ ਲੇਖਕ, ਕਲਨ- 
ਕਾਰ ਅਤੇ ਬੁਧੀਜੀਵੀ ਬ੍ਹਤ ਸਮੇ” ਤੱਕ ਯਾਦ ਕਰਦੇ 
ਰਹਿਣਗੇ । ਇਸ ਸਮਾਗਮ ਦੀ ਇਕ ਹੌਰ੍ਹ ਵਿਸ਼ੇਸ਼ ਖੂਬੀ 
ਇਹ ਸੀ ਕਿ ਭਿੰਨ ਭਿੰਨ .ਗਰ੍ਹਪਾਂ ਵਿਚ ਵੈਡੋ ਹੋਏ ਕਮਿਉ- 
ਨਿਸਰ ਇਨਕਲਾਬੀ£ ਆਪਣੇ ਫ਼ੋਟੇ, ਮੋਟੇ ਮਤਝੇਦਾਂ ਨੂੰ. ਛੱਡ 
ਕੇ ਇਕ” ਥਾਂ ਇਸ਼ੱਠੇਂ ਹੋਏ--ਪੰਜਾਬ ਵਿਚ ਲੌਕ-ਪੱਖੀ 
ਸਭਿਆਚਾਰਕ ਲਹਿਰ ਉਸਾਰਨ ਲਈ ਇਹ ਸੱਚਮੁੱਚ ਹੀ 
ਇਕ ਸ਼ੁਭ ਸ਼ਗਨ ਹੈ । ਪ ਲ ਸ ਮੰਝ੍ਹ ਦੀ ਤਾਂ ਇਹ ਸੁਰ 
ਝੋਂ: ਹੀ ਨੀਤੀ ਜਹੀ ਹੈ ਕਿ ਪੰਜਾਬ ਵਿਚ ਸਾਰੇ ਦੇ ਸਾਰੇ 
ਜਮ ਅਤੇ ਅਗਾਂਹਵਧੂ ਸੋਚ ਵ੧ਲੇ ਲੌਕ ਆਪਣੇ 


ਟੇ ਛੋਟੇ ਮਤ-ਭੇਢ ਭੁਲਾਉੱਦੇ , ਹੋਏ- ਘਟੇ ਘੱਟ ਇਕ' 


ਜਾਂਝੇ ਸਭਿਆਚਾਰਕ ਫ਼ਰੰਟੇ ਤੋਂ ਜ਼ਰੂਰ ਇਕੱਠੇ ਹੋਣ-- 
6 ਵਿਚ ਜ੍ਰਮਹੂਰੀ ਲਹਿਰ ਉਸਾਰਨ ਦੀ ਤਾਂ ਹੈ ਕੋਈ 
ਗੱਲ ਅਗਾਂਹ ,ਤ੍ਰ, ਸ੍ਕ੍ਦੀ; ਹੈ [ ਇਹ.। ਸਮਾਰ੍ਰੋਹ ਬੁਨਿਆਦੀ 


4 ਮਿ 


ਤੌਰ ਤੇ ਤਿੰਨ ਹਿਸਿਆਂ ਵਿਚ ਵੌੜ ਕੇ ਪੇਸ਼ ਕੀਤਾ ਗਿਆ 
ਸੀ--ਸਭ ਤੱ ਪਹਿਲਾ ਗੀਤ ਸਮਾਗਖ਼ ਸੀ, ਉਸੜੋ” 
ਬਾਅਦ ਕਵੀ ਦਰਬਾਰ ਅਤੇ ਅਖੀਂਰ ਵਿਚ ਰਾਤ ਨਾਟਕ 
ਸਮਾਗਮ ਪੇਸ਼ ਕੀਤਾ ਗਿਆ ਜੋ ਕਿ ਰਾਤ ਦੇ ਲਗ ਭਗ 
੪ ਵਜੇ ਤੋਂ ਸ਼ੁਰ੍ਹ ਹੋ ਕੇ ਸਵੇਰੋ 6 ਵਜੇ ਤੱਕ ਲਗਾਤਾਰ 
ਚਲਦਾ ਰਿਹਾ । ਉਰ 

ਗੀਤ ਸਮਾਗਮ ਅਮ੍ਰਿਤਸਰ ਨਾਟਕ ਕਲਾ ਕੇਦਰ 
ਵਲੋ" ਐਕਸ਼ਨ ਗੀਤ ਦੇ ਰ੍ਰਪ ਵਿਚ ਤਿਆਰ. ਕੀਤੇ ਗਏ 
ਅੰਤਰਰਾਸ਼ਟਰੀ ਨਾਲ ਸ਼ੁਰ੍ਹ ਹੋਇਿਆ । ਨਾਟਕੀ ਰ੍ਰਪ ਵਿਚ 
ਪੇਸ਼ ਕੀਤਾ ਗਿਆ ਇਹ ਗੀਤ ਇਕ ਵਾਰ ਤਾਂ ਦਰਸ਼ਕਾਂ 
ਦੀ ਚੇਤਨਾ ਨੂੰ ਹਲਹੂਣ ਗਿਆਂ । ਇਸ ਐਕਸ਼ਨ ਗੀਤ 
ਵਿਚ ਹਿੱਸਾ ਲੰਣ ਵਾਲੇ ਕੁਲਾਕਾਰਾਂ ਦੀ ਪੋਸ਼ਾਕ ਵ੍ਰੀ 
ਮਜ਼ਦੂਰਾਂ ਕਿਸਾਨਾਂ ਵਾਲੀ ਹੁੰਦੀ ਤਾਂ ਹੋਰ ਵੀ ਵਧੀਆਂ 
ਪ੍ਰਭਾਵ ਪ੍ੈਣਾਂ ਸੀ । ਇਹਦੇ ਨਾਲ ਹੀ ਇਕ ਗੋਰ ਐਕਸ਼ਨ 
ਗੀਤ 'ਹੋਕਾ' ਪੌਸ਼ ਕੀੜਾਂ ਗਿਆ--ਇਹ ਗੀਤ ਵੀ.ਇਕ 
ਕਮਾਲ ਦੀ ਪੇਸ਼ਕਾਰੀ ਸੀ/' ਇਨ੍ਹਾਂ ਗੀਤਾਂ ਤੱ ਬਾਅਦ 
ਪੰਜਾਬ ਨਾਟਕ-ਕਲਾ ਕੇਦਰ ਵਲੋਂ” ਦੋ ਗੀਤ ਸਮੂਹਕ '੍ਰੂਪ 
ਵਿਚ ਪੇਸ਼ ਕੀੜੇ ਗਏ 1 ਗੀਤ. ਕੁੱਝ `ਇਸ ਇਤ ਸਨ : 
'ਰਾਜਗ੍ਰ੍ਹ ਭਗਤ ਸਿੰਘ ਦੇਸ਼ ,ਭੋ” ਜਿੰਦੜੀ, ਵਾਰ ਗਏ... 
ਇਹਦੇ ਨਾਲ਼. ਹੀ 'ਦਿੱਲੀ ਦੀ, ਹੇਗ੍ਰਮਤੇ ਨੀਂ ਲਕਾਂ ਦੀਏ 
ਵੈਰਨੇ-- 


ਇਸ ਗੀਤ ਸਮਾਗਮ ਦੀ ਪੰਜਵੀ' ਪੇਸ਼ਕਾਰੀ ਮਜ਼ਦੂਰ 
ਆਗੂ ਅਤੇ ਇਨਕਲਾਬੀ ਸ਼ਾਇਰ ਸਵਤਤੀ ਜਗ੍ਹਮੋਹਣ 
ਜੋਜੀ ਦਾ ਗੀਤ 'ਹਖ਼ ਜੈਗੇ ਆਵਾਮੀ ਸੇ ਕੁਹਰਾਮ ਮਚਾ 
ਦੇ'ਗੇ' ਐਕਸ਼ਨ ਗੀਤ ਦੇ ਰ੍ਰਪ ਵਿਚ ਪੇਸ਼ ਕੀਤਾ ਗਿਆ । 
ਵਿਸ਼ੇ ਅਤੇ ਪੇਸ਼ਤਾਰੀ ਦੇ ਪੱਖ ਤੋ ਇਹ ਗੀਤ ਸਮਾਗਮ 
ਦੀ! ਇਕ ਯਾਦਗਾਤੀ ਪ੍ਰਾਪਤੀ ਸੀ । ਇਸ ਗੀਤ ਦੇ. ਹਰ 
ਬੋਲ ਵਿਚ ਮਿਹਨਤਕਸ਼ ਸ਼ਰੇਂਣੀ ਦੀ ਹੱਕੀ ਆਵਾਜ਼ ਨੂੰ 
ਜੋਸ਼ ਅਤੇ ਰੋਹ ਦੀਆਂ ਸਿਖਰਾਂ ਛੋਹਦਿਆਂ ਦਿਖਾਇਆ 
ਗਿਆ ਹੈ । ਮਿਹਨਤੀ ਲੌਕਾਂ ਦੇ ਲੁਟੇਰੀ ਸ਼ਰੇਣੀ ਵਿਰ੍ਧ 
ਗੁੱਸੇ ਅਤੇ ਰੌਹ ਨੂੰ ਇਵ੍ਰੇ" ਠਾਠਾਂ ਮਾਰਦਿਆਂ ਆਪਣ 
ਅਜਲੀ ਕਲਾਤਮਕ ਅੰਦਾਜ਼ ਵਿਜ ਕਦੇ ਘਟ ਹੀ ਪੇਸ਼ 
ਕੀਤਾ ਗਿਆ ਹੈ । ਇਸ ਲਾਸਾਨੀ ਪੇਸ਼ਕਾਰੀ ਲਈ 


ਅਮ੍ਰਿਤਸਰ ਨਾਟਕ ਕਲਾ ਕੇ'ਦੌਰ ਵਧਾਈ ਦਾ ਪਾਤਰ . 


ਹੈ । ਇਸ ਤੋ' ਬਾਅਦ ਕਰਮ ਸਿੰਘ ਪੱਡਾ ਅਤੋ 
ਲੋਕ ਨਾਟਕ ਕਲਾ ਕੇਦਰ ਦਾ ਸਮੂਹ ਗਾਨ,' 
ਮੁਖਅਿਆਰ ,ਜ਼ਫਰ, ਵੇਰਕਾ ਨਾਟਕ ਕਲਾ ਕੇ'ਦਰ ਦੇ 
ਸਸ੍ਹਹ ਗੀਤ, ਕਵੀਸ਼ਰੀ ਅਤੇ ਗੀਤ ਵੀ ਆਪਣੀ ਆਪਣੀ 
ਥਾਂ ਵਧੀਆ ਸਨ । ਇਨ੍ਹਾਂ-ਗੀਤਾਂ ਤੋਂ ਬਾਅਦ ਅਮ੍ਰਿਤਸਰ 
ਨਾਟਕ ਕਲਾ ਕੇਂਦਰ ਵਲੋ ਪਾਸ਼ ਦਾ ਗੀਤ 'ਕੱਖਾਂ ਦੀਏ' 
ਕ੍ੁਲੀਏ ਪਹਾੜ ਬਣ ਜਾਈ”... ਐਕਸ਼ਨ ਗੀਤ ਦੇ ਰ੍ਰਪ 
ਵਿਚ ਬਹੁਤ ਪ੍ਰਭਾਵਸ਼ਾਲੀ ਸੀ । ਇਸਤੋ' ਬਾਅਦ ਪਰਮਜੀਤ 
ਚਕ ਦੇਸਰਾਜ ਨੇ ਸਾਜ਼ਾਂ ਨਾਲ ਆਪਣਾ ਗੀਤ 'ਅੱਜ ਸਮਾਂ 
ਤੰਨੂੰ ਰਿਹਾ ਲਲਕਾਰ ਦਿੱਲੀਏ' ਪੋਸ਼ ਕੀਤਾ ਗਿਆ ।” 
ਪੰਜਾਬ ਨਾਟਕ ਕਲਾ ਕੇ'ਦ-, ਮਹਿਲ 'ਿੰਘ'ਤੋ ਸਾਥੀ ਅਤੇ 
ਰਰੀ ਸਿੰਘ ਤਰੰਕ ਵਲੋ ਇਨਕਲਾਬੀ ਗੀਤ ਪੇਸ਼ ਕਰਨ 
ਤੋ' ਪਿਛੋਂ ਅਮ੍ਰਿਤਸਰ ਨਾਟਕ ਕਲਾ ਕੇਦਰ ਵਲੋ” ਇਕ 
ਰੋਰ ਗੀਤ 'ਜੜ੍ਹਾਂ ਵਾਲਿਓ ਜੜ੍ਹ ਪੁੱਟ ਚਲੀ, ਜੜ੍ਹ ਦੀ 
ਕਰੌ ਪਛਾਣ' ਐਕਸ਼ਨ ਗੀਤ ਦੇ ਰ੍ਰਪ ਵਿਚ ਪੇਸ਼ ਕੀਤਾਂ 
ਗਿਆ । ਮੰਗੀ ਅਤੇ ਮੇਜਰ ਬਾਲਦ ਕਲਾਂ ਦੇ ਗੀਤ ਵੀ 
ਵਧੀਆਂ ਸਨ । ਇਨ੍ਹਾ ਗੀਤਾਂ ਤੋ ਬਾਅਦ ਅਮ੍ਰਿਤਸਰ 
ਨਾਟਕ ਕਲਾ” ਕੇਦਰ ਵਲੋਂ ਸਾਥੀ ਜਗਮੋਹਣ ਜੋਕ਼ੀ ਦਾ 
ਇਨਕਲਾਬੀ ਗੀਤ 'ਐ ਲਾਲ ਫਰੇਰੇ ਤੇਰੀ ਕੌਸਮ--ਇਸੇ 
ਖੂਨ ਕਾ ਬਦਲਾ ਹਮ ਲੋ'ਗੇ' ਐਕਸ਼ਨ ਗੀਤ ਦੋ ਰੂਪ ਵਿਚ 
ਪੋਸ਼ ਕੀਤਾ ਗਿਆ--ਇਹ ਗੀਤ ਵੀ ਇਸ ਸਮਾਗਮ ਦੀ 
ਇਕ ਬੈਬ ਪੇਸ਼ਕਾਰੀ (8੦॥੩9੪50੦ ।੬:10।।੧੦॥28); 
ਸੀ ਜੋ ਦਰਸ਼ਕਾਂ ਦੇ-ਜੋਸ਼ ਨੂੰ ਵੀ ਗਰਮ ਗਿਆ । ਇਸ, 
ਯਾਦਗਾਰੀ ਗੀਤ ਵਿਚ ਵੀ ਕਿਰਤੀ ਸ਼ਰੇਣ। ਅੰਦਰ ਸਦੀਆਂ 
ਤੋ ਦਬੇ ਹੋਏ ਰੌਰ ਅਤੇ ਹੱਕ ਦੀ ਆਵਾਜ੍ਹ ਨੂੰ ਪੂਰੀ ਧੜੱਲੋਂ- 
ਦਾਰੀ ਨਾਲ ਪੇਸ਼ੇ ਕੀਤਾ ਗਿਆ ਸੀ । ਇਨ੍ਹਾਂ ਗੀਤਾਂ ਤੋ” 
ਇਲਾਵਾ ਨੇਪਾਲ ਤੋ" ਆਈ ਗੀਤ ਮੰਡਲੀ ਨੇ ਵੀ ਨੈਪਾਲੀ 
ਭਾਸ਼ਾ ਵਿਚ ਇਕ ਸਮ੍ਹਹ ਗਾਨ ਪੋਸ਼ ਕੀਤਾ । ਇਸ ਗੀਤ 
ਸਮਾਗਮ ਵਿਚ ਦੋ ਲੜਕੀਆਂ.ਨੋ ਵੀ ਇਨਕਲਾਬੀ ਗੀਤ 
ਪੇਸ਼ ਕੀਤੇ ਸਨ । 


ਗੀਤ ਸੰਮਾਗਮ ਤੋ ਬਾਅਦ ਕਵੀ ਦਰਬਾਰ ਵਿਚ 
ਹੈਠ ਲਿਖੇ ਕਵੀਆਂ ਨੇ ਆਪਣਾ ਆਪਣਾ _ਕਲਾਮ 
ਪੇਸ਼ ਕੀਤਾ : 

ਹਰਭਜਨ ਹਂਦਲ, ਪਾਸ਼, ਸੈਤੌਖ ਸਿੰਘ ਸੋਤੋਖ, 
ਮਿੰਦਰਪਾਲ ਭੱਠਲ ਪਰਮਜੀਤ ਦੇਹਲ, ਜਗੀਰ ਕਾਹਲੋਂ”, 
ਪ੍ਰੋ ਹਮਦਰਦਵੀਰ, ਨਵਕਿਰਨ, ਅਜਮੇਰ ਗਿੱਲ, ਸੁਰਜੀਤ 
ਬਰਾੜ, ਗੁਰਬਖਸ਼ ਜੱਸ, ਸਵੀਤੋਜ, ਸੈਤ ਸੈਧੂ, ਜੈਦੇਫ 
ਦਿਲਬਰ, ਜੌਮਲ ਪੱਡਾ, ਡਾ. ਜੀਵਨਜੋਤ ਕੌਰ, ਨਰਭਿੰਦਰ 
ਸਿੰਘ, ਸੁਰਿੰਦਰ ਗਿੱਲ, ਦੀਦਾਰ ਸ਼ੇਤਰਾ. ਹਰੀ ਸਿੰਘ ਤਰਕ, 
ਤਰਲੋਚਨ, ਜੋਰਾਂ ਸਿੰਘ ਨਸਰਾਲੀ, ਮੁਖਤਿਆਰ ਜ਼ਫਰ, 
ਸੁਰਜੀਤ ਗਾਮੀਂ, ਸੋਹਣ ਢੰਡ, ਮੋਜਤ ਬਾਲਦ "ਕਲਾਂ, 
ਨਵਤੇਜ ਗੜ੍ਹਦੀਵਾਲਾ, ਮਹੇਸ਼. ਇੰਦਰ ਸਿੰਘ, ਸੁਰਜੀਤ 
ਅਰਮਾਨੀ, ,ਚੈਨਣ ਸਿੰਘ ਗ੍ਰਦਾਸਪੁਰੀ, ਬੂਟਾ ਸਿੰਘ, 
ਸੁਰਜੀਤ ਕਾਫਰ, ਸੁਨੀਲ ਸ਼ਰਮਾ, ਜੋਗੇ,, ਸੁਰਪਤ ਸਿੰਘ, 
ਮਨਜੀਤ ਕਾਦਰ, ਸੁਗ੍ਰਸ਼ ਚੋਦਰ, ਹਰਬੈਸ ਸਿੰਘ 'ਮਸਤ', 
ਜੈ ਕਿਸ਼ਨ ਸ਼ਰਮਾ, ਮੁਖਤਿਆਰ ਸਿੰਘ, ਗੁਰਮੇਲ ਖੋਟੇ ਆਦਿ । 
ਨਾਂਟਕ ਸਮਾਗਮ :-- ਰ੍ 

ਇਸ ਸਭਿਆਚਾਰਕ ਸਮਾਗਮ ਵਿਚ ਬਹੁਤੀਆਂ 
ਪੇਸ਼ਕਾਰੀਆਂ ਵਿਚ ਮਜ਼ਦ੍ਰਰ ਜਮਾਤ ਦੀ ਵਿਚਾਰਧਾਰਾ ਦਾ 
ਉਚੇਰਾ ਕਲਾਤਮ _ ਮਿਆਰ ਸਾਫ਼ _ਝਲਕਦ! ਨਜ਼ਰ 
ਆਉਦਾ ਸੀ । ਇੰਸੇ ਤਰ੍ਹਾਂ ਪਲਸ ਮੰਚ ਵਲੋ” ਰਾਤ ਨੂੰ 
ਪੇਸ਼ ਕੀਤਾ ਗਿਆ ਨਾਟਕ ਸਮਾਗਮ ਸਰਕਾਰੀ ਸੰਚਾਰ 
ਰੇਡੀਉ ਅਤੇ ਟੈਲੀਵਿਯਨ ਰਾਹੀ” ਪੋਸ਼ ਕੀਤੇ ਜਾਂਦੇ 
ਸਾਰੇਂ ਨਾਟਕਾਂ ਨੂੰ ਮਾਤ ਪਾ ਗਿਆ । ਇਹ ਨਾਟਕ ਸਮਾ 
ਗਮ ਅਮ੍ਰਿਤਸਰ ਨਾਟਕ ਕੰਲਾ ਕੋ'ਦਰ ਵਲ” ਪੇਸ਼ ਕੀਤੇ 
ਐਕਸ਼ਨ ਗੀਤ 'ਅੰਤਰਰਾਸ਼ਟਰੀ' (ਮਜ਼ਦੂਰਾਂ ਦੇ ਅੰਤਰ- 
ਰਾਸ਼ਟਰੀ ਗੀਤ) ਨਾਲ ਸ਼ੁਰ੍ਹ ਹੋਇਆ । ਨਾਟਕ ਸਮਾਗਮ 


`ਦੇ ਸਾਰੇ ਨਾਟਕਾਂ ਦਾ ਜਾਇਜ਼ਾ ਲਿਆਂ ਜਾਵੇ ਤਾਂ ਸਮੁਚੇ 


ਰ੍ਰਪ ਵਿਚ ਇਹ ਨਾਟਕ ਸਮਾਗ਼ਮ ਇਕ ਯਾਦਗਾਰੀ 
ਪ੍ਰਾਪਤੀ ਕਹੀ ਜਾ ਸੁਕਦੀ ਹੈ ਪ੍ਰੰਤੂ ਫੇਰ ਵੀ 'ਕ੍ਝ ਨਾਟਕ 
ਅਜੇਹੇ ਸਨ ਜੋ ਪਲਸ ਮੰਚ ਦੇ ਦਰਸ਼ਕਾਂ ਦੀ ਸੋਚ ਪੱਧਰ 
ਅਤੇ ਰੁਚੀਆਂ ਦੇ ਅਨੁਕ੍ਹਲ ਨਹੀ! ਸਨ । 

ਇਸ ਸਮਾਗਮ ਦਾ ਸਭ ਤੋ" ਪਹਲਾ ਨਾਟਕ 
“ਲਕੀਰਾਂ' ਹੀ ਲੈ ਲਵੋ--ਇਹ ਨਾਟਕ ਦੇ ਕੇ'ਦਰੀ ਭਾਵ 
ਅੜੇ ਫਿਸ਼ੇ ਬਾਰੇ ਕਿਸੇ ਨੂੰ ਕੋਈ ਕਿੰਤ੍ਰ ਨਹੀ" ਹੋ ਸਕਦਾਂ-- 
ਇਸ ਨਾਟਕ ਦਾ.ਮੰਤਵ ਸਮਾਜ ਵਿਚ ਫਿਰਕੂ ਏਕਤਾ ਅਤੇ 
ਧਾਰਮਿਕ ਸਹਿਣਸ਼ੀਲਤਾ ਸੀ । ਨਿਰਦੇਸ਼ਕ ਵਲੋ“ ਨਾਟਕ 
ਦੇ ਕੇਂਦਰੀ ਭਾਵ ਨੂੰ ਲਗਾਤਾਰ ਲਮਕਾਇਆ ਜਾਣ ਕਰਕੇ 


“ਅਸਲੀ, ਭਾਵ ਦਰਸ਼ਕਾਂ ਤਕ ਪੁਜ ਨਹੀ! ਸਕਿਆ । 


ਧਾਰਮਕ ਜਨੂੰਨਅਤੇ ਫਿਰਕਾਪ੍ਰਸਤੀ ਦੁਆਰਾ ਪੈਂਦਾ ਹੋਈ 
ਵਹਿਸ਼ਤ ਨੂੰ ਇਹ ਨਾਟਕ ਨੰਗਾ ਕਰਨ ਵਾਲੇ ਇਸ ਨਾਟਕ 
9 


ਵਿਚ ਕਲਾਕਾਰ ਆਪਣੀ ਕਲ ਦੇ ਪੱਖ ਨੂੰ ਉੱਭਾਰਨ ਦੇ 
ਭੁਲੇਖੇ ਵਿਚ ਨਾਟਕ ਦੇ ਅੰਜਲੀ ਵਿ ਨੂੰ ਅੰਟੈਂਹੈਲਿਆ 
ਕਰੇ ਗਏ ਅਤੇ ਦਰਸ਼ਕ ਕਈ ਵਾਰ ਅਕੇਵਾਂ ਮੰਹਿਮ੍ੈਂਸ 
ਕਰਦੇ ਰਹ੍ਹੇ 1 ਨਾਟਕ ਵਿਚ ਗੰਲੈਂ` ਏਨੀ ਸੈਕੇਤੰਕ ਨਹੀ” 
ਹੋਣੀ ਚਾਹੀਦੀ ਜੇ ਨਾਟੰਕੰਕਾਰ 'ਚੀਂਹੁੰਦਾ ਹੈ ਕਿ ਦੌਰੋਸ਼ੇਕਾਂ 
ਤੇ ਪੂਰਾ ਪ੍ਰਭਾਵ “ਪਵੇ । ਇੰਸੈ ਨਟਕ ਤੋ ਬੀਅਦ 
ਅੰਮਿ੍‌ਤਸਰ ਨਾਟਕੇ ਕੱਲਾ ਕੇਂਦਰ ਵਲੋਂ" ਆਪਣੀ ਬਾਂਦੇ- 
ਗਾਰ ਪੇਸ਼ਕਾਰ੍ ਪ੍ਰੋ. ਦੀਦਾਰ ਸਿੰਘ ਦੁਆਰਾ ਲਿਖਤ 
'ਓੰ੍ਰਿਤ ਸਿੰਘ ਦੀ ਵਾਰ ਤੇ ਆਧਾਰਤ ਕਾਵਿ-ਨਾਟ 'ਮੈਂ 
ਨੀਸੈਂਤਿਕ ਕਿਉਂ” ਹਾਂ! ਪੇਂਸ਼ ਕੀਤਾ ਗਿਆਂ । ਇੱਸ ਨਟਕ 
ਵਿੰਚ ਧਰਮ ਐਤੇ ਸੰਮਾਜ ਦੋ ਠੌਕੋਂਾਂਰਾਂ ਨੂੰ ਭਗਤ ਸਿੱਪ 
ਦੇ ਤੰਝਕਵਾਈ ਵਿਚਾਰਾਂ ਸੈਮੁਣੈ ਲਜਂਵੀਬੇ ਹੁੰਦਿਆਂ 
ਬੜੰ ਪ੍ਰਭਾਵਸ਼ਾਲੀ ਦਰੀ ਨਲ ਇਥੀਇਐ ਗਿਆ । ਇਸ 
,ਤੋੱ ਬਅੰਦ ਕੇਲਾ ਮੰਚ ਮਾਂਣਰ' (ਉਰੱਜੀਤ ਚੈਐ) 'ਵਲੋ 
ਆਤੰਮੈਜੰਤਿ ਦੀ ਨਾਟਕ 'ਐਨੋਂ ਬਾਂਣੋ” ਪੇਸ਼ ਕੀਤ (ਾ 
ਕਰੀ ਐਤੇ ਜਹਾਲੰਤ ਵਿੱਚੇ ਭੈਟੰਕਰੋਹੇ ਅੱਗਿੱਆਨੀ 
ਅਤੇ ਅਨਪੜ੍ਹ ਲੋਕਾਂ ਨੂੰ ਚੇਤਨਾ ਦੀ ਚਿੰਗਾਰੀ ਦਿਖਾਉਣ 
ਵਾਲੀ ਇਹ ਵਧੀਆ ਨਾਟਕ ਹੈ 1 ਨਿਰਦੇਸ਼ਕ ਨੇ ਇਹ 
ਨਾਟੈਂਕੇ ਤਿਆਰ ਕੈਰਨ ਵਿਚ ਕਾਫ਼ੀ ਮਿਹਨਤ ਕੀਤੀ 
ਜਾਧੈਂਦੀ ਰੈ । ਧੇਰ ਨਿਰਦੇਸ਼ਕ ਦੀ ਇਹ ਤਕਨੀਕੀ ਗਲਤੀ 
ਅਥੀਰ ਤੇਕ ਦਰਸ਼ਕਾਂ ਨੂੰ ਖਟਕਦੀ ਰਹੀ ਕਿ ਨਾਟਕ ਵਿਚ 
ਸਾਰੇ ਦੇ ਸਾਰੇ ਕਾਮੇ ਪਾਤਰ ਆਨੇ ਦਿਖਾਏ ਗਊ ਹਨ-- 
ਪਾਂਤਰਾਂ ਨੂੰ ਆੰਨੇ ਦਿਖਾਉਣ ਲਈ ਨਿਰਦੇਸ਼ਕ ਨੂੰ ਸਮਾਂ 
ਅਤੇ ਸਥਿਤੀ ਦਾ ਖਿਆਲ ਰੱਖਣਾ ਚਾਹੀਦਾ ਸੀ । ਸ਼ੂਤਰ- 
'ਧਾਰ (ਉਪਦੇਂਸ਼ਕ) ਦਾ ਵਾਰਤਾਲਾਖ ਵੀ ਵਧੇਰੇ ਗੌਭੀਰ 
ਅਤੇ ਪ੍ਰਭਵਿਸ਼ਾਲੀ-ਹੋਣਾ ਚਾਹੀਦਾ ਸੀ । ਇਸ ਨਾਟਕ ਤੋ” 
ਬਾਦ ਖਾਲਸ਼ਾ ਖਾਲਜ ਸਕੂਲ ਵਲੋ" ਕੇਵਲ ਧਾਲੀਵਾਲ 
ਦੀ ਨਿਰੈਦੇਸ਼ੰਨਾਂ ਵਿਚ ਪੇਸ਼ ਕੀਤਾ ਗਿਆ ਐਕਸ਼ਨ ਗੀਤ 
'ਗੰਦੋਰੇ ਗ੍ਰੇਜ' ਵੀ ਬਹੁਤ. ਸ਼ਾਨਦਾਰ ਸੀ 1 
ਲਾਇਲੇਪੁਰ ਖਾਲੋਸਾ ਕਾਂਲੋਜ ਵਲੋਂ: ਪੇਸ਼ ਕੀਤਾ 
ਗਿੰਆ _ਨਾਟਕ 'ਸੀਂਢੇ ਤਿੰਨ ਲੈੱਤਾਂ _ਵਾਲਾ` ਮੇਜ਼' 
ਇਕ ਐਬਸਰਡ _( ਊਲ ਜੌਲ੍ਹੇਲੇ ) ਜਿੱਸ ਵਿਚ 
ਪ੍ਰਜੋਵਾਦੀ ਯੁੱਗ ਦੇ ਸਸਾਜਕ ਜੀਵਨ ਦੇ ਬੇਤੁਕੋਪਨ 
ਅਤੇ ਦਿੰਸ਼ਾਹੀਣਤਾ ਨੂੰ ਪ੍ਰਗਟਾਉਣ ਦੀ. ਕੱਸ਼ਸ਼ੰ ਕੀਤੀ ਗਈ 
ਸੀ । ਇਹ ਅੰਬੋਂਸਤਡ ਨਾਟਕ “9 ਦੌਰਸ਼ੈਕਾਂ ਖਾਜਿਂ ਕੋਰੈਕੇ 


ਧੈਝਸੇ ਮੰਚ ਦੇਂ ਦਰਸ਼ਕਾਂ ਦੇ ਪੱਧਰ ਦਾ ਨੰਹੀ' ਸ--ਅਜੋਹੇ _ 


ਨਾਟਕ ਐਸਲ ਵਿਚ 'ਕੈਲਾ ਲੈਂਈ ਕੰਲਾ' ਦੈ ਸਿੰਧਾਂਤ`ਦਾ 
ਹੀ.ਪੱਖ ਪਰਦੇ ਹਨ । ਪੱਲੋਸ ਮੈਚ ਦੈ ਦਰਸ਼ਕ ਤਾਂ 'ਕਲਾ 
ਵਿਚੋ” ਜ਼ਿੰਦਗੀ'ਬਾਂਰੇ ਕੁਝ 'ੋਸ਼ ਅੰਤੇਂ ਸਬੂਲੋ ਤਤ ਲੋਭਣ 
ਆਉਦੇ ਹਨ--ਇਸੈਂ ਲਈਂ ਜਿਹੜੇ ਲੈਕ ਕੋਲਾ ਵਿਚੋ” 
ਤੂ ਲੱਭਣੇ ਅਏ ਸੈਨੇ'ਉਨ੍ਹਾਂ ਨੂੰ ਤਾਂ ਇਸ 'ਨਾਟਕੇ ਵਿਚੋ” 
6 


ਨਿਰਨਾ ਅੰਤੇ ਅਰਬੰਹੀਣੌਤਾਂ ਤੋ“ ਜਿਵਾ ਕਝੰ ਨਾ ਸਿਲਿਆ। 
ਅਗਾਂਹ ਤੋ` ਅੱਜੌਰੋ ਐਸਸੈਰਡ ਨਾਟਕ ਖਲਸ ਮੰਚ ਦੀ 
ਜੇਟੌਧ ੩ ਨੰਹੀ ਲਿਆਉਣੇ ਚਾਹੀਦੇ । ਰਾਤ ਦੇ ਇਸੇ 
ਨਾਣੌਕੋ ਸਮਾਹਮ ਵਿੱਰ ਇਕ ਹੋਰ ਬਹੁਤ ਜ਼ੋਰਦ96 ਅਤੇ 
ਪ੍ਰਭਾਂਵੈਸ਼ਾਲੀ ਪੇਸ਼ਕਾਰੀ ਸੀ ਪੰਜਾਬ ਨਾਟਕ ਕਲਾਂ ਕੇਦਰ 
ਵੱਲ” ਪੰਜ ਕੀਤੇ ਗਿਆ ਨਾਟਕੇ- ਔਰੰਗਜ਼ੇਬ ਅਜੇ ਮਰਿਆਂ 
ਨਹੀ'--।' ਅੱਰਸਤਰ ਨੇ ਕਿੱਸੇ ਸਫਲ ਦੁਖਾਂਤ--ਨਾਟਕ ਦੇ 
ਦੋ ਵਿਸ਼ੈੱਸ਼ ਲੱਛਣ ਏੱਜੇ ਹਨ ਫੋਰ ਤੇ ਸੇਵੇਂਦਨਾ--ਵਿਹ. 
ਦੋਨੋ ਲੱਛਣ ਇਜਿ ਨੋਟਕੈ ਵਿਚੋ-ਬੀਖੂੰਬੀ ਪ੍ਰਗਟਾਏ ਗਏ 
ਹਨ 1 ਸਮੰਕਾਲੀ ਮੈਮਾਂਜੱਕ ਯਥਾਰੋਂਥ ਨੂੰ ਪ੍ਰਗਟਾਉਣ ਵਾਲਾ 
ਇਹ ਇਕ ਐਜੇਹਾ ਸੈਠੰਵੈ-ਪਖੀ ਨਾਂਟਕੇ ਸੀ ਜਿਸ ਵਿੰਚ-- 
ਮੋਜੂਦਾ ਫਿੰਇਫੋਟੇਕ ਹਾਲੈਂਤਾਂ ਪੈਂਦਾ ਕਰਨ ਵਾਲੇ ਧਾਰਮੰਕ 
ਜਨੁੰਨੀਆ, ਮੈਰੱਕਾਂਰ ਐੱਤੈ ਵਿਦੋਸ਼ੀ ਏਜੰਸੀਆਂ ਦੀ ਸਾਂਝ) 
ਮਾਰੈਸ, ਔਤੇ ਕੋਝੀ ਸਿਆਸਤ ਬੇਕਿੱਰੋਕੀਂ ਨਾਂਲ ਨੰਗਿਆਂ 
ਕਰਨ ਦੀ ਜ੍ਰੌਰੰਅਤ ਕੀਤੀ ਗੋਈ ਹੈ । ਇਸ ਨਾਂਟਕ ਵਿਚ 
ਅਣਮਨੂਹੇਖੀ ਫਿਰਕੂ ਪਾੜੇ, ਬੇਗੁਨੀ੍‌ਹਾਂ ਦੇ ਕਤਲੋਆਮ ਅਤੇ 
ਭਿਆਨੈਕ ਤੈਉਂਹੀ ਦੇ ਜ੍ਰੋਮੈਂਦਾਰ ਧਾਰਮੋਕ ਜਨੂੰਨੀਆਂ ਅਤੇ 
ਸਰਕਾਰ ਦਾ _ਘਿੰਨਾਉਣਾ ਚਰਿਤਰ ਇਖਾਂਇਆ ਗਿਆ 
ਹੈ। ਸੋ ਇਹ ਨਾਟਕ ਇਸ ਸਮਾਗਮ ਦੀ ਇਕ ਯਾਦਗਾਰੀ 
ਪੇਸ਼ਕਾਰੀ ਸੀ ਜਿਸਨੂੰ ਦਰਸ਼ਕ ਬਹੁਤ ਲੰਮੇ ਅਰਸੇ ਤਕ 
ਯਾਦ ਰ੍ਰਖਣਗ । ਕੂ ॥ 

ਇੰਸੇਤੇ' ਬਾਂਂਦ ਲੈਂਹੀਆਂ ਨਾਟਕ ਕਲਾ ਕੇਦਰ 
'ਵੱਲੋ' 'ਹਵਾਂਈ ਗੈਂਲੋ' ਨਾਟਕ ਪੇਸ਼ ਕੀਤਾ ਗਿਆ । ਇਸ 
ਤੋ ਬਾਦ 'ਦੈ ਅਧੋਲੀ' ਸਕਿਟ ਕੋਈ ਖਾਸ ਪ੍ਰਭਾਵ ਨੰਹੀ' 


'ਪਾ ਸਕੀ । ਨੈਂਗਲੈ ਰੰਗੇ ਮੰਚ ਛਲੋਂ” ਧੇਸ਼ ਕੀਤਾਂ ਗਿਆ 


ਨਾਟਕੇ 'ਨੰਗਾਂ ਸੈੱਚ ਚੋਰਾਂਹੇ ਖੜਾ' ਫੀ ਧਾਰਮਕ ਜਨੂੰਨ, ਨੂੰ 
'ਹੀ ਨੰਗਾ ਕਰਦਾ ਹੈ । ਵੇਰਕਾ ਨਾਟਕ ਕੱਲਾਂ' ਕੇਂਦਰ ਵਲੋ” 
'ਝੋਡ/ ਲੈਹੂ ਰੱਤਾ ਐਕਸ਼ਨ ਗੀਤ ਦੇ ਰ੍ਰਧ ਵਿਚ ਪੇਸ਼ 
ਕੀਤਾ ਗਿਆ । ਧੰਜਾਬੈ ਨਾਟਕੇ ਕਲਾ' ਕੇਦਰ ਵਲੋ" ਪੇਸ਼ 
ਕੀਤੀ ਗਈ ਮੰਗਤੀ ਕੋਵਿਤਾ ਦਾ ਨਾਟਕੀ ਰ੍ਰਪਾਂਤਰਣ ਵੀ 
ਵਧੀਆਂ ਸੀ । ਇਸਤੋ` ਬਾਅਦ ਅੰਮ੍ਰਿਤਸਰ ਨਾਟਕ ਕਲਾ 
ਕੇਦਰ ਵਲੋ” ਇਕ ਹੋਰ ਪ੍ਰਭਾਵਸ਼ਾਲੀ ਪੇਸ਼ਕਾਰੀ ਸੀ 'ਗਦਰਾਂ' 
ਬਿਨ ਮੁਲਕ ਆਜ਼ਾਦ ਨਹੀ" ਹੁੰਦੇ । ਲੌਕ ਕਲਾ ਮੰਚ 
ਮਾਂਛੀਵਾੜਾ-ਵਲੋਂ' ਪੌਸ਼ ਕੀਤੇ ਗਏ ਨਾਟਕ 'ਤਮਾਸ਼ਾ ਹਿੰਦੁ- 
ਸਤਾਨ ਵਿਚ ਸਮਕਾਲੀ'ਸਮਾਜਕ ਜੀਵਨੰ ਦੇ ਹਰ ਖੇਤਰ 
ਵਿਚ ਫੈਲੋ _ਹੋਏ ਵਿਆਪਕੋ 'ਭ੍ਰਿਸ਼ਰਚਾਰ ਲੁੰਟ ਅੜੇ ਬੇ- 
ਇਨਸਾਫ ਨੂੰ ਨੂੰ ਨਰਗਿਆ "ਕੀਤੀ ਰਿਆ ਹੈ 1 'ਾਂਬਾਂ ਬੋਲਦਾ 
`ਹੈ' ਇਸ ਨਾਣਕ ਸਮਾਗਮ ਦੀ ਆੱਖਰੀ ਨਾਟਕ 'ਜੀ ਜੋ 
ਆੰਮ੍ਰਿਤਸਰ .ਨਾਟਕ,ਕਲਾ' ਕੇ “ਦਰ' ਵਲੋਂ (ਮੋ ਕੀਤਾ 
`ਗਿੰਅ' ਸੀ.ਇਸ ਸੈਵੇਂਦਨ-ਅਤੇ-ਭਾਫ਼ਕਤਾ ਭਰਪੂਰ 'ਨਟਕ 
ਵਿਚ ਭਾਰਤ ਦੀ ਲੁਟੇਰੀ ਹਰ੍ਹਮਤ ਦੀਆਂ: ਲੋਕਮਵਿਰੋਧੀ 


ਨੀਤੀਆਂ ਦੇ ਕਾਰਣ ਜਨ ਸਾਧਾਰਣ ਵਲੋ” 1947 ਤੋ' ਲੈਕੇ 
ਹਣ ਤਕ ਹੈਢਾਏ ਗਏ ਸੰਤਾਪ ਅਤੇ ਕਸ਼ਮਕਸ਼ ਨੂੰ ਪ੍ਰਗ= 
ਟਾਇਆ ਗਿਆ ਹੈ । ਧਰਮ ਨਿਰਪਖਤ' ਦਾ ਲੇਬਲ ਲਾਕੇ 
ਲੌਕਾ ਵਿਚ ਫਿਰਕ੍ਰ ਦੰਗੇ ਕਰਵਾਉਣੇ ਆਪਸੀ ਫੁਟ ਨੂੰ 
ਵਧਾ ਕੇ ਰ੍ਰਾਜ ਸੱਤਾ ਤੇ ਕਾਠੀ ਪਾਈ ਰਖਣਾ ਸਾਡੇ ਦੇਸ਼ 
ਦੀਆਂ ਹਾਕਮ ਜਮਾਤਾਂ ਢਾ ਖਾਸਾ ਰਿਹਾਂ ਹੈ--ਸੋ ਸਮਾਜ 
ਦਾ ਘਿਨਾਉਣਾ ਯਥਾਰਥ ਇਸ ਨਾਟਕ ਵਿਚ ਪੇਸ਼ ਹੈ । 
ਇਨਤਲਾਬੀ ਸ਼ਦ੍੍‌ਰ- ਜਗਮੋਹਣ ਜੋਸ਼ ਦੇ ਇਨਕਲਾਬੀ 
ਗੀਤ 'ਹਮ ਜੈਗੇ ਆਵਾਮੀ ਸੋ ਕੁਹਰਾਮ ਮਚ' ਦੇ'ਗੇ' ਨਾਲ 
ਇਹ ਸਮਾਗਮ ਆਪਣੀ ਸਮਾਪਤੀ ਨੂੰ ਪਹੁਚਾ । ਸਵੇਰ ਦੇ 
6 ਵਜੋ ਤਕ ਦਰਸ਼ਕਾਂ ਨੇ ਇਸ ਯਾਦਗਾਰੀ ਨਾਟਕ ਸਮ!ਗਮ 


ਪੁਸਤਕ ਪਹਿਚਾਣ 

ਮਲਾਹਾਂ ਦੀ ਰੌਂਕ 'ਤੇ _ਸੈਪਾਦਕ : ਨਵਕਿਰਨ 

ਪਲਸ ਮੰਚ ਪਰਕਾਸਨ _ ਸਫ਼ੇ 006 __ ਮ੍ਰੱਲ 4/- ਰੁਪੈ 
ਪਿਛਲੇ ਸਾਲ ਜਦੋ ਪਲਸ ਮੰਚ ਦੀ ਪ੍ਰਕਾਸ਼ਨਾ 

ਸੈਜਥਾ ਦੋ ਸਥਾਪਤ ਕਰਨ ਦਾ ਫੌਸੋਲਾ ਲਿਆ ਗਿਆ ਸੀ 

ਇਹਦੇ ਸਾਹਮਣੇ ਤਿੰਨ ਉਦੇਸ਼ ਮਿਥੇ ਗੋਏ ਸਨ । 

ਓ) ਐਸਾ ਸਾਹਿਤੇ ਪ੍ਰਰੱਸਿਤ ਕੀਤਾ ਜਾਏ ਜੋ ਲੋਕਾਂ 
ਦੀਆਂ ਭਾਵਨਾਵਾਂ, ਆਸਾਂ ਅਤੇ ਸਮਸਿਆਵਾਂ ਨੂੰ ਸੁਹਜ 
ਮਈ-ਕਲਾਮਈ ਢੋਗ ਨਾਲ ਪੇਸ਼ ਕਰੇ ਅਤੇ ਲੋਕਾਂ ਦੇ 
ਦਿਲਾਂ ਵਿਚ ਅਨਿਆ, ਜ਼ੁਲਮ ਤੇ ਲੁੱਟੇ ਖਪੱਟੂ ਵਿਰੁਧ 
ਜਾਗਰਤੀ ਪੈਂਦਾ ਕਰੇਂ ਅਤੋ ਸੰਘਰਸ ਪ੍ਰੋਰਤ ਕਰੋ । 

(ਅ) ਲੋਕ ਪੱਖੀ ਸਰਤ ਨੂੰ ਰਚਨ ਵਾਲੇ ਨਵੇ' 
ਲੇਖਕਾਂ ਨੂੰ ਉਤਸ਼ਾਹਤ ਕਰੇਂ । 

(੬) ਨਰੋਏ ਤੇ ਚੰਗੇ ਸਾਹਿਤ ਨੂੰ ਘੱਟ ਤ' ਘੱਟ 
ਕੀਮਤ ਵਿਚ ਲੌਕਾਂ ਤਕ ਪੁੱਜੰਦ' ਕਰੋਂ । 

ਸੈ ਸੇਮੋਝੰਦਾ ਹਾਂ ਕਿ ਨੰਵੰਕਿਰਨ ਦਾ ਸੰਪਾਦਤ 
ਕੀਤਾ ਕਾਵਿ ਸੰਗ੍ਰਹਿ 'ਮਲਾਹਾਂ ਦੀ ਹੋਕ ਤੇ' ਇਹਨਾਂ ਤਿੰਨਾਂ 
ਉਦੇਸ਼ਾਂ ਨੂੰ ਬੁਹੁਤ ਹੱਦ ਤਕ ਪ੍ਰਰਾ ਕਰਦਾ ਹੈ । ਇਸ ਵਿਚ 
ਸ਼ਾਂਮਿਲ`ਕੀਤੇ ਸਬ਼ਾਪਿਤ ਕਵੀਆਂ ਦੇ ਨਾਲ ਨਾਲ ਬਹ੍ਤ 
ਸਾਰੇ ਕਵੀ ਲੋਕ ਲਹਿਰਾਂ ਦੇ ਉਭਰਦੇ ਕਵੀ ਹਨ ਤੇ ਇਸੈਂ 
ਲਈ ਉਹਨਾਂ ਦੀ ਰਚੀ ਹੋਈ ਹੰਰੂ ਸੱਤਰ ਵਿਚ ਇਕ 
ਵਿਸ਼ੇਸ਼ ਬਚਣਬੱਧੀ, ਅਤੇ: ਸੁਹਿਦਰੱਤਾ ਹੈ । ਕਾਂਵਿ ਮੁਹਾਵਰੇ 
ਵਿਚ ਉਹਨਾਂ ਦੇ ਬਿੰਬ ਵੀ ਆਪਣੇਂ ਹਨੇ । ਸ੍ਰੈਹਿ ਦਾ 
ਮਹਿੰਦਰ ਸਾਬੀ ਦਾ ਰਚਿਆ ਪਹਿਲਾ ਹੀ ਗੀਤ ਤੁਹਾਡਾ 
ਧਿਆਨ ਥਿੱਚਦਾ ਹੈ, ਜੋ ਅੱਜ ਦੇ ਸੈਘਰੈਸ਼ ਕਰੌਦੇ ਲੌਕਾਂ 
ਦਾ ਅੱਜ਼ਮ ਅਤੇ ਭਵਿਖ ਵਿੱਚ ਵਿਸ਼ਵੀਂਸ' ਦਸਦਾ ਹੈ 
“ਪੰਛੀ: ਨਾਂ ਅੱਜ ਬੋਟ, ਲੁਕਵਵਨ, ਛੁਪ ਨਾ ਉਨ੍ਹਾਂ ਰਹਿਣਾ 1 
ਚਿੜੀਆਂ ਨੇ ਇਸ _ਰੁੱਖੀ ਰੱਖ ਵਿਚ, ਹੈ ਬਾਜ਼ਾਂ ਨੂੰ ਨੂੰ ਪੈਣਾ। 
ਠੰਡੀਆਂ ਛਾਵਾਂ ਦੇਵਣ ਰ੍ਰੱਖੇ-ਜੋ, ਫੈਲੈਨਰੀ ਹਰੇ 'ਬੀਵੇ”। 
ਚੇਤਰ : ਚੁੱਪ-“ਚੁਪੀਤੇ ਲਿਖਦੇ, ਫੁੱਲਾਂ ਦੇ ਸਿਰਨਾਵੇ' ।' 


ਦਾ ਆਨੰਦ ਮਾਣਿਆ । ਇਸ ਸਮਾਗਮ ਦੀ` ਇਕ ਹੋਰ 
ਵਿਸ਼ੇਸ਼ਤ: ਸੀ, ਤਲਵਾੜਾ ਦੇ ਸਾਥੀਆਂ ਵਲੋਂ” ਪੰਡਾਲ ਦੇ 
ਬਾਹਰ ਅਤੇ ਪੰਡਾਲ ਦੇ ਅੰਦਰ, ਇਨਕਲਾਬੀ ਅਤੇ ਸਾਹਿ- 
ਤਕ ਟ੍ਰਕਾਂ ਦੇ ਚਾਰਟ 1 ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ 
ਇਹ ਚਾਰਟ ਤਿਆਰ ਕੀਤੇ ਗਏ ਸਨ ਤੇਂ ਇਹਨਾਂ ਦੀ ਹਰ . 
ਲਿੱਖਤ ਚੋਣਕਾਰਾਂ ਦੀ ਬੜੀ ਡ੍ਰਘੀ ਮੇਹਨਤ ਤੇਂ ਲਗਨ ਦੀ 
ਸੂਚਿਕ ਸੀ । ਸਮਾਗਮ ਦਾ ਇਕ ਸਭਿਆਚਾਰਕ ਵਾਂਤਾ- 
ਵਰਨ ਉਸਾਰਨ ਵਿਚ ਇਹਨਾਂ ਲਿਖਤਾਂ ਦੀ ਬੜੀ ਦੇਣ ਸੀ 
ਅਤੇ ਉਂਮੀਦ ਕੀਤੀ ਜਾਂਦੀ ਹੈ ਕਿ ਅਗੌ' ਤੋਂ ਵੀ ਇਹ 
ਸਾਬੀ ਅਤੇ ਹੋਤ ਸਾਥੀ ਵੀ ਪਲਸ ਮੰਚ ਦੇ ਸਮਾਗਮ ਵਿਚ 
ਇਹ ਯੋਗ ਦਾਨ ਪਾਉਣਗੇ । --ਗ੍ਰੱਬਖਸ਼ ਜੱਸ' 


ਉਹੀ ਲੌਕ, ਜੌ ਲੌਕਾਂ ਦੇ ਚੁਣੇ ਹੁੰਦੇ ਹਨ, ਲੋਕਾਂ ਦੇਂ 
ਬਣਾਏ ਹੁੰਦੇ ਹਨ, ਸਥਾਪਤੀ ਤੇ ਪੈਰ ਧਰਦੇ ਹੀ ਲੈਂਕਾਂ ਨੂੰ 
ਭੁੱਲ ਜਾਂਦੇ ਹਨ । ਆਪਣੇ ਦਰਾਂ ਤੇ ਪਹਿਰੋਂ ਲਾ ਦੇੱਦ 
ਹਨ, ਜਿਨ੍ਹਾਂ ਨੂੰ ਉਹਨਾਂ ਦੇ ਜੀ ਹਜ਼੍ਰੀਏ ਹੀ ਲੰਘ ਸਕਦੇ 
ਹਨ। . ਲੌਕ ਜਦੋਂ ਸ਼ਕਾਇਤ ਕਰਨ ਰਾਜਧਾਨੀ ਦੇ 

ਲੂ ਨ ਖੋ ਹੂੰ, 

ਨੇੜੇ ਪੁੱਜਦੇ ਹਨ ਤਾਂ ਸੰਗੀਨਾਂ ਨਾਲ ਉਹਨਾਂ ਦੇ ਰ/ਹ 
ਰੋਕੇ ਜਾਂਦੇ ਹਨ । ਲੰਘ ਉਹੀ ਸਕੰਦਾ ਹੈ ਜਿਸ ਕੌਲ 
ਜ਼ਨਾਖਤਨਾਸਾ ਰੋਵੇ । ਇਸ ਜਥਿੰਤੀ ਨੂੰ ਜਗਤਾਰ ਨੇ ਇਕ 
ਵਿਸ਼ੇਸ਼ ਕਾਵਿਕ ਬਿੰਬ ਉਸਾਰੰਕੇ .ਆਪਣੀ _ਕਵਿਤਾ 
'ਸ਼ਨਾਖਤਨਾਮੀ' ਵਿਚ ਪੇਸ਼ ਕੀਤਾ ਹੈ : 
“ਜਿਨ੍ਹ' ਰੁੱਖਾਂ ਨੂੰ ਬਸਤੀ ਵਾਲਿਆਂ ਨੇ ਪਾਲਿਆ ਸੀ 
ਉਹ ਸਾਰੇ ਕੁਰਸੀਆਂ ਤੇ ਮੋਜ਼ ਬੈਣ ਗੋਏ- ਨੇ 1.. 


ਹੁਕਮ ਜਾਰੀ 
ਕਿ ਜੋ ਵੀ ਸ਼ਹਿਰ ਵਿਚ ਆਂਏ 
ਉਹ ਢਿੱਡ ਦੀ ਅੱਗ ਦੀ 
ਫੁੱਲਾਂ ਵੇ ਅਗਵਾ ਦੀ 
ਗਵਾਚੀ ਛਾਂ ਦੀ ਕੋਈ ਬਾਤ ਨਾ ਛੋੜੇ 
ਕਿਸੇ ਕੁਰਸੀ ਨੂੰ ਨਾਂ ਖਤਰੇ 'ਚ 'ਧਾਵੇ 
ਨਗਰ ਵਿਚ ਓਹੀ ਹੁਣ ਦਾਖਲ ਹੈ ਸੱਕਦਾ 
ਸ਼ਨਾਖਤ ਕਾਰਡ ਜਿਸਦੇ ਕੋਲ ਹੈ 
ਤੇ ਭੇਡ ਦੀ ਤਸਵੀਰ ਜਿਸ ਉਤੋਂ ਛੰਪੀ ਹੈ ।'' 

ਜਗਰ੍ਹਪ ਸਿੰਘ ਰੂਪ ਆਪਣੀ ਕਵਿਤਾ 'ਘੂਰ ਦੀ 
ਅੱਖ ਦਾ ਭਰਮ' ਵਿਚ ਸੋਘਰਸ਼ਸ਼ੀਲ ਲੋਕਾਂ ਦੇ ਵਿਸ਼ਵਾਸ 
ਨੂੰ ਕਮਾਲ ਦੇ ਢੰਗ ਨਾਲ 'ਪੈਸ਼ੋ ਕਰਦਾ ਹੈ । ਇਹ ਇਸ 
ਸੰਗ੍ਰਹਿ ਦੀ ਬੇਹਤਰੀਨ ਕਵਿਤਾ ਹੈ' ਜਿਸ ਵਿਚ ਮਿਥਹਾਸਕ 
ਬਿੰਖਾਂ ਦੀ ਵਰਤੈ ਆਪਣੇ ਹੀ ਢੰਗ ਨਾਲ ਕੀਤੀ ਗਈ ਹੈ : 


“ਜੁਗਨੂੰ, ਭਾਵੇ" ਅਰਜਨ ਬਲੀ ਨਹੀ' ਹੁੰਦਾ 
ਪਰ ਫੋਰ ਵੀ ਉਹ, ਰਾਤ ਦੇ ਕੜਾਹੇਂ 'ਚ ਉੱਬਲਦੋਂ 
17 


ਸੁਤਾ ਦੇ ਤੋਲ 'ਚੋਂ ਵਿੰਹਦਾ _, 

ਘੁੰਮਦੇ ਵੱਕਤ ਦੇ ਚੱਕਰ ਵਿਚੋ” ਦੀ 
- ਹਨੇਰੇ ਦੇ ਮਗਰਮੱਛ ਦੀ 

ਵਿੰਨ੍ਹਕੇ ਰੱਖ' ਦਿੰਦੈ ਘੂਰਦੀਂ ਅੱਖ ॥..- 

ਸੁਅੰਬਰ ਤਾਂ ਦੋਜੜੋ 

ਨਿੱਤ ਹੀਂ ਰਚੇ ਜਾਂਦੇ ਹਨ 

ਬੱਜ--ਅਸੀਂ` ਹੀ ਹੂੰਦੇ ਹਾਂ 

ਮਹਾਂ ਭਾਰਤ ਦੇ ਕੇਰਨ ਵਾਂਗ੍ਰ 

ਭਰੀ ਸਭਾ 'ਚੋ' ਗੌਰ ਹਾਜ਼ਿਰ 1...ਪਰ 

ਕਿੰਨਾ ਕੁ ਚਿਰ 

ਵੀਰ ਅਰਜੁਣ ਹੈਦੋ ਰਹਿਣਗੇ ਪੈਦਾ 

ਪਹਿਨਕੇ ਰਾਜ ਘਰਾਣੋ' ਵਾਲੋ ਬਾਪ ਦਾ ਨਾਂ 

ਤੇ ਵਰ ਕੇ ਲੰ ਜਾਂਦੇ ਰਹਿਣਗੇ, ਸਮੇ ਦੀ ਦਰੋਪਤੀ ਨੂੰ 
ਕਿਉਕਿ 

ਯੋਧੇ ਕਰਨ ਨੂੰ 

ਸੁਅੰਬਿਰ 'ਚੋੱ'`ਤਾਂ ਕੀਤਾ ਜਾ ਸਕਦੋ 

ਬੇ-ਬਾਪ ਆਖ ਕੇ ਬੋਦਖਲ 

ਪਰ 

ਕ੍ਰ੍ਹ ਕਸ਼ੇਤਰ ਦੀ ਯੁੱਧ ਭ੍ਰਮੀਂ 'ਚੋ' ਨਹੀ“ ।' 

ਮਨਮੋਹਨ ਸਿੰਘ ਦਾਉ” ਦੀ ਕਵਿਤਾ 'ਕਰਜ਼ਾਈ 

ਆਥੈਨ' ਲੋਕਾਂ ਦਾ ਦਰਦ'ਦਸਦਿਆਂ ਇਹ ਉੱਤਮ ਕਾਵਿ 
ਰਜ਼ਨਾਂ ਹੈ, ਇਕ ਬਾਪ ਖੋਤ ਗਿਰਵੀ'ਰੱਖ ਕੈ ਆਪਣੀ ਧੀ 
ਦਾ ਡੋਲਾ ਆਂਪਣੇ ਘਰੋ” ਭੇਜਦਾ ਹੈ, ਸਾਰੇ ਉਂਦਾਸੀ ਹੈ ਤੇ 
ਇਸੇ ਉਦਾਸੀ ਨੂੰ- ਬਿੰਥ ਬਣਾਕੇ ਸਮਾਜ ਦੀ ਕ੍ਰੱਖਤਾ' ਨੂੰ 
ਕਵੀ ਇਸ ਤੌਰ੍ਹਾਂ ਪੇਸ਼ ਕਰਦਾਂ ਹੈ :--- 


"ਜਦੋ ਸਮੇਂ ਦੀ ਡੌਲੀ ਤੁਰੀ ਤਾਂ ਆਥਣ ਸੀ ` 
ਤੇ ਪਿੰਡ ਦੀ ਜੂਹ 'ਚ ਰੁਖਾਂ ਦੇ ਉਹਲੇ 
ਮਹਿੰਦੀ ਰੰਗੇ ਹੱਥ ਫ਼ਰਗਾਂ 

ਸੂਰਜ ਵੀ ਉਂਦਾਸ ਹੋਇਆ ਡੁੱਬ ਰਿਹਾ ਸੀ ॥ 
ਤੇ ਸ਼ੋਸੋਂ ਦੇ ਕਰਜ਼ਾਈ ਬਾਬਲ ਨੇ 

ਬਹੀ 'ਚ ਲਾਏ ਅੰਗੂਠੇ ਵਾਲੇ ਹੱਥੀ” 

ਅੱਖਾਂ 'ਚ ਤਰਦਾ-ਹੈਝ੍ਰ, 

ਆਪਣੀ ਢਿਲਕੀ ਪੱਗ ਦੇ ਲੜ ਸਾਂਭਿਆ ਸੀ 
ਤੇ ਸੋਮਾ ਦੀ ਅੰਮੜੀ ਦਾ ਦੋਸੜਾ ਕੋਨਾ 


ਬਾਬਲ ਦੇ ਬੈਅ ਕੀਤੇ ਖ਼ੋਤ ਕੌਲੋਂ' ਗ੍ਰਜ਼ਰੀ 

ਤਾਂ ਬਿਗਾਨੀਆਂ ਹੋਈਆਂ 

ਕਣਕ ਦੀਆਂ ਬੱਲੀਆਂ ਦਾ ਰੱਸ਼ਰ ਤੱਕ ਕੋਂ 
ਉਸਦਾ ਗੱਚ ਹੋਰ ਡੂੰਘਾ ਹੋ ਗਿਆਂ ਸੀ 

ਤੇ ਸੈਸੇ ਦੀ ਹਿੱਚਕੀ ਸੁਣਕੇ 

ਕਰਜ਼ਾਈ ਆਥਣ ਹੋਰ ਉਦਾਸ ਹੋ ਗਈ ਸੀ 1" 
18 


'ਸਥਾਪਤੀ' ਜਦੋ ਮਿਹਰਬ ਨ ਹੁੰਦੀ ਤਾਂ ਬੰਦੇ ਦੀ 
ਜ਼ਮੀਰ ਦੀ ਕਿਸ ਤੜ੍ਹਾਂ ਕਾਇਆ ਕੱਲਪ ਹੁੰਦੀ । ਇਹ 
ਹਰਭਜਨ ਹਲਵਾਰਵੀ ਦੀ ਕਵਿਤਾ! 'ਖਿੜਕੀ' ਦਾ ਵਿਸ਼ਾ 
ਹੈ। 


"ਗੱਲ ਸਿਰਫ ਇੰਕ ਖਿੜਕੀ ਦੀ ਹੈ 
ਜੋ ਦੋਸ਼ ਦੇ ਸਭ'ਡੋ" ਉੱਪੇ ਮਹਾਂ ਨਗਰ ਦੀ 
ਅਤਿ ਸ਼ਾਨਦਾਰ ਬਸਤੀ 'ਚ ਬਣੋ ਬੰਗਲਾ ਨੁਮਾ ਮਕਾਨ ਦੀ 
ਬਾਜ਼'ਰ ਵਾਲੀ ਦਿਸ਼ਾ 'ਚ ਖਝ੍ਹਦੀ ਹੈ” 
ਐਨ ਨਿਸਚਿਤ ਅਰਸੇ ਪਿਛੋ” 
ਐਨ ਨਿਸਚਿਤ ਸੋਲੀਕੇ ਨਾਲ । 
--.ਸੁਣਿਐ ਇਸ ਖਿੜਕੀ ਪਿਛੈ 
ਇਕ ਜਾਂਦੂਗਰਨੀ ਦਾ ਵਾਸ਼ਾ ਹੈਂ 
“ਜੋ ਬੰਦੇ ਨੂੰ ਕੁੱਤਾ ਤੇ ਕੁੱਤੇ ਨੂੰ ਬੈਦਾ-ਬਣਾਕੇ 
ਉਹਦੀ ਪਿੱਠ ਤੇ ਪ੍ਰਮਾਣਕਿਤਾ ਦੀ ਮੋਹਰ ਲਾਉ”ਦੀ ਹੈ । 
ਜਾਦੂਗਰਨੀ ਕਲਗੀ ਦੀ ਖੋਰ ਦਿੰਦੀ.ਹੈ । 
ਫੇਰ ਉਹ ਸਾਰੀ ਉਮਰ ਵਿਅਕਤੀ ਵਿਸ਼ੇਸ਼ ਬਣਕੇ, 
ਝ੍ਰਨ ਨੂੰ ਸੱਚ ਤੇ ਸੱਚ ਨੂੰ ਝੂਠ-ਸਿੱਧੈ ਕਰਦਾ' ਹੈ । ' 
ਇਸ ਸੈਗ੍ਰਿਹ ਵਿਚ ਮਿੱਠਾ ਸਿੰਘ ਸੇਬੋ' ਦਾ ਗੀਤ 
'ਤਪਸ਼' ਵੀ ਸ਼ਾਮਿਲ ਹੈ । 
“ਦਿਰ ਤਾਅ ਸੂਰਜ ਦਾ.ਨਹੀ" ਘਟਿਆ, 
ਇਹ ਤਾਂ ਬੱਦਲ ਹੇਠਾਂ ਆਇਆ ਹੈ. 
ਅੰਧਕਾਰ ਹਮੇਸ਼ਾਂ ਨਹੀ ਰਹਿਣਾ, 
ਇਹ ਤਾਂ ਪੱਲ ਭਰ ਦਾ ਪਰਛਾਇਆ ਹੈ ।”” 
ਇਸ ਗੀਤ ਦਾ ਆਪਣਾਂ ਸਰੋਦੀ ਰੰਗ ਹੈ ਜੋ ਲੋਕ 
ਪੱਖੀ ਸਟੇਜਾਂ ਦਾ ਸ਼ਿੰਗਾਰ ਬਣਨ ਦੀ ਸਭਾਵਨ' ਰਖਦਾ ਹੈ । 
ਜਗਰਾਜ ਧੌਲਾ ਸਾਡੀਆਂ ਸਟੇਜਾਂ ਦਾ ਜਾਣਿਆ 
ਰੋਇਆ” ਨਾਂ ਹੈ, ਉਹਦੇ ਤਿੰਨ ਗੀਤ ਇਸ ਸੰਗ੍ਰਿਹ ਵਿਚ ਹਨ । 
"ਮਾਏ ਨੀ ਮਾਏ, ਮੇਰੇ ਦਿਲ ਦੀ ਮਹਿਰਮੇਂ ! ਬ੍ਰਝ ਮੋਰੀ ` 
ਮੁੱਠੀ ਵਿਚ ਕੀ!' ? ਲੌਕ ਗੀਤਾਂ ਦੀ ਸ਼ੈਲੀ ਤੇ ਅਧਾਰਤ 
ਇਹ ਗੀਤ ਸਾਡੇ ਇਨਕਲਾਬੀ ਜਜ਼ਬਿਆਂ ਦੀ ਪੂਰੀ ਤਰ੍ਹਾਂ 
ਤਰਜਮਾਨੀ ਕਰਦਾ ਹੈ । 
ਗ਼ਜ਼ਲ ਸਾਂਡੀ ਕਵਿਤਾ ਦਾ ਹੁਣ ਇਕ ਪ੍ਰਮਾਣਿਤ 
ਰ੍ਰਪ ਹੈ 1 ਇਸ ਸੰਗ੍ਰਹਿ ਵਿਚ ਵੀ ਬਹੁਤ ਸਾਰੀਆਂ ਕਵੀਆਂ 
ਦੀਆਂ ਗ਼ਜ਼ਲਾਂ ਸ਼ਾਮਲ ਹਨ, ਮੌਰੋ ਵਿਚਾਰ ਵਿਚ ਉਹ 
ਇਸ ਸੰਗ੍ਰਿਹ ਦੀਆਂ ਕਵਿਤਾਵਾਂ ਵਾਂਗ ਸ਼ਕਤੀਸ਼ਾਲੀ ਨਹੀ” 
ਪਰ ਫੇਰ ਵੀ ਕਈ ਸ਼ੇਅਰ ਤ੍ਰਹਾਨੂੰ ਪ੍ਰਭਾਵਤ ਕਰਦੇ ਹਨ : 
“ਏਥੇ ਲੱਖਾਂ ਪਸ਼ੂਆਂ ਦਾ ਹੈ ਬੈਦਿਆਂ ਨਾਲੋ ਜੀਵਨ ਚੰਗਾ 
ਪਰ ਲੱਖਾਂ ਹੀ ਬੰਦੇ ਏਥੇ ਪਸ਼ੂਆਂ ਵਰਗੀ ਜ਼੍ਰਨ ਹੈਢਾਵਨ” 
ਮੱ --ਦੇਵ ਰਾਊਂਕੇ 
“ਲੌੜਦੀ ਹੈ ਢੋਸਤੋ ਸੈਜੀਦਗੀ ਮੇਰੀ ਗ਼ਜ਼ਲ 
ਇਹ ਕਿਸੇ ਮਹਿਬੂਬ ਨੂੰ ਲਿਖਿਆ ਗਿਆ ਇਕ ਖਤ ਨਹੀਂ” 
1 --ਕ੍ਰਿਸ਼ਨ ਭਨੋਟ 


ਗਰਘੀ ਦਾ ਮੁੱਖ ਚ੍ਰਮਣਾ ਜਿਨ੍ਹਾ ਦਾ ਸ਼ੋਕ ਹੈ , 
ਉਹਨਾਂ ਨਹੀ ਸੋ" ਸਕਣਾ, ਪਰਭਾਤ ਹੋਣ ਤਕ 
--ਜਸਪਾਲ ਘਈ 
ਆਈ ਹਨੋਰੀ ਖੋਹ ਕੇ ਲੈ ਗਈ, ਸੱਭ ਪਤਵਾਰ ਮਲਾਗਾਂ ਦੈਂ 
ਝੂਠੇ ਪੈ ਰੇਏ ਲਹਿਰਾਂ ਅਗੇ, ਕੁੱਲ ਇਤਬਾਰ ਮਲਾਜਾਂ ਦੇ 
-- ਖੌਰੂ ਫਕੀਰ 
ਖ਼ਸਖਰੇ ਸਨ, ਤ੍ਰਰ ਗਏ ਮੌਝੇ ਨੂੰ ਲੰ ਬੈਸਾਖੀਆਂ 
ਸਰਫਰੌਸ਼ਾਂ ਦੇ ਲਹ ਪਰ ਮਰਸੀਏ ਗਾਂਦੇ ਰਹੇ 
੧ “ਕੌਰ ਪਾਲ ਸਿੰਘ 
ਜੋ ਮਹਿਬੂਬਾ ਤੇ ਦਾਰ੍ਹ ਦੀ ਹੀ ਗ਼ਲ ਕਰਦੇ ਕਵੀ ਸੱਜਣ 
ਜਮਝ ਆਵਣ ਤੇ ਆਪੇ ਤੋ ਬੜਾ ਸ਼ਰਮਾਵਣਗੇਂ ਅਖਿਰ 
---ਜੋਸਵੀਰ ਸਿੰਘ ਜਸੀ 
ਗ਼ਜ਼ਲ ਦੇ ਰੰਗ ਵਿਚ ਇਸ ਸੰਗ੍ਰਹਿ ਵਿਚ ਸਭੈ ਤੌ” 
ਸਫ਼ਲ ਗ੍ਰਰਤੋਜ ਕੋਹਾਰ ਵਾਲ' ਹੈ, ਜਿਸਦਾ ਕੋਈ ਕੋਈ 
ਸ਼ੇਅਰ ਨਹੀਂ ਸਗੋ” ਸਮੁੱਚੀ ਗ਼ਜ਼ਲ ਤ੍ਰਹਾਨੂੰ ਟੁੰਬਦੀ ਹੈ : 
"ਜਹਿਰ ਜੋ ਸਹਿੰਦਾ ਰਿਹਾ ਉਹ ਤਾਂ ਤੁਸੀ” ਲਿਖਿਆਂ ਨਾ ਸੀ 
ਜੌ ਤੁਸੀ ਲਿਖਦੇ ਰਹੇ, ਉਹ ਸ਼ਹਿਰ ਵਿਚ ਹੋਇਆ ਨਾ ਸੀ 


ਜਦੋ" ਤੀਕ ਸ੍ਰਜ ਹੈ ਮੁੱਠੀ 'ਚ ,ਤੇਰੇ, 
ਚੰਨ ਤੇ ਕਬਜ਼ਾ ਵੀ ਭੋਰਾ ਰਹੇਗਾ । 
ਉਦੋ' ਤੀਕ ਚਾਤੀ' ਕੀ ਤਿਖੇ ਦੁਪਹਿਰੇ ਵੀ, 
ਸਾਡੇ ਘਰਾਂ ਵਿਚ ਹਨੋਰਾ ਰਹੈਗਾ । 
ਸੁਲੁਗਦੇ ਨੇ ਅਜੇ ਤਾਂ ਲੋਕ, ਬਸ ਚੁੱਪ ਹੀ ਘਖਾਂ ਅੰਦਰ । 
ਕਿਸੇ ਦਿਨ ਚੀਖਦੇ ਆਂ ਜਾਣਗੇ ਸ਼ਾਇਦ ਦਰਾਂ ਅੰਦਰ ।'' 
ਗ਼ਜ਼ਲ ਦੇ ਰੰਗ ਵਿਚ ਮਖਣ' ਸਿੰਘ ਕ੍ਰਹਾਂੜ ਦੀ ਸਮੁੱਚੀ 
ਗ਼ਜ਼ਲ ਤ੍ਰਫ਼ਾਨ ਜਰ ਫੜ ਰਿਹੈ ਵੀ ਇਸ ਸੰਗ੍ਰਹਿ ਦਾ 
ਸ਼ਿੰਗਾਊ ਹੈਂ : 
ਇਹ ਬਾਦਬਾਨ ਹਟਾ ਲਵੇਂ, ਤ੍ਰਫਾਨ ਜ਼ੌਰ ਫੜ ਰਿਹੈ । 
ਦਿਲਾਂ `ਚ ਰੋਹ ਜਗਾ ਲਵੋ, ,੍ਰਫ਼ਾਨ ਜ਼ੋਰ ਵੇੜੇ` ਰਿਹੈ । 
ਲਤਾੜੇ ਹੋਏ ਕੱਖ _ਕਾਨ ਅੰਬਰਾਂ ਨੂੰ `ਛਹਣਗੇ, 
ਸਮਾਂ ਹੈ ਖੰਭ ਲਾ ਲਵੋ, ਤ੍ਰਫਾਨ ਜ਼ੋਰ ਫੜ ਰਿਹੈ । 
ਹੋਰ ਕਵਿਤਾਵਾਂ ਵਿਚੋ' ਮਹਿੰਦਜ਼ ਭੱਠਲ ਦੀ-ਬਹੁ 
ਚਰਚਿਤ ਕਵਿਤਾ 'ਉਹੇ ਵਿਚਾਰਾ' ਅਤੇ ਨਵਕਿਰਨ -ਦੀ 
'ਅਸੀ ਬੇਦਾਵਾ ਨਹੀ” ਦਿੱਤਾ ਵੀ ਇਸ ਸੇਗ੍ਰਰਿ ਵਿਚ 
ਸ਼ਾਮਲ ਹਨ । ਪਾਲ ਕੌਰ, ਤ੍ਲੌਚਣ ਸਮਾਧਵੀ, ਸੁਰਿੰਦਰ 
ਚਾਹਲ, ਅਜੈਬ ਟਲੇਵਾਲੀਆ, ਸੁਰਜੀਤ ਬਰਾੜ,. ਸੁਰਿੰਦਰ 
ਸਾਗਰ, ਮਨਜੀਤ ਪਨੇਸਰ, ਦਿਲਬਾਗ ਰਾਣਾ, ਦਰਸ਼ਨ 
ਦਰਵੇਸ਼, ਹੋਰ ਐਸੇ ਨਾਂ ਹਨ, "ਜਿਨ੍ਹਾਂ ਦੀਆਂ ਕਵਿਤਾਵਾਂ 
ਨੇ ਇਸ ਸੰਗ੍ਰਹਿ ਨੂੰ ਸਾਹਿਤਕ ਪ੍ਰਮਾਣਤਾ ਪ੍ਰਦਾਨ ਕੀਤੀ 
ਹੈ। ਵਿਸ਼ੇਸ਼ ਕਰਕੇ ਮੈ" ਪਾਲੁ ਕੌਰ ਦੀ ਕਵਿਤਾ ਆਜ਼ਾਦੀ 
ਦੀ ਸੰਜੀਵਨੀ) ਦਾ ਇਥੇ ਜ਼ਿਕਰ ਕਰਾਂਗਾ (ਔਰਤ ਦੇ 


ਉਨ 


ਦੁੱਖ ਢਾ ਕ੍ਰਿਸ਼ਨ ਕੌਰ ਪਾਲ ਦਾ ਪ੍ਰਸਿਧ ਗੀਤ ਵੀ ਇਸ 

ਸੰਗ੍ਰਹਿ ਵਿਚ ਸ਼ਾਮਿਲ ਹੈ ਪਰ ਪਾਲ ਕੌਰ ਨੇ ਇਸ ਦੁੱਖ 

ਨੂੰ ਇਕ ਐਜਾ ਅੰਦਾਜ਼ ਦਿੱਤਾ ਹੈ, ਜੌ ਦਿਲ ਨੂੰ ਧੂਹ 

ਪਾਉ'ਦਾ ਹੈ ਤੇ ਇਸਦਾ ਪ੍ਰਭਾਵ ਕਈ ਪਰਤਾਂ ਵਿਚ 

ਤੁਹਾਡੇ ਤੇ ਪੈਦਾ ਹੈ 

“ਸੈ ਕਿਸੇ ਕੁਲਹਿਣੀ ਘੜੀ; __” 

ਆਪਣੀ ਮਾਂ ਦੇ ਕੁੱਖੋਂ ਪਈ ਸਾਂ ` 

ਤੇ ਜਦੋਂ" ਮੈ" ਜੈਮੀ ਸਾਂ, ਰ੍ ਵ 

ਰਸੋਈ 'ਚ ਖਲੌਂਤੀ ਮੋਗੀ ਦਾਦੀ ਦੇ ਹਥੋ” 

ਕੱਜਾ ਛੱਟਕੋ ਟੁੱਟ ਗਿਆਂ/ਸੀ 

ਮੋਰੇ ਪਿਉ ਦੇ ਮੰਜੇ ਨਾਲ ਬੱਧੇ ਕੁੱਤੇ ਨੇ 

ਆਪਣੇ ਕੋਨ ਖੜਕਾਏ ਸਨ । 

ਤੇ ਫੋਰ ਮੋਰੀ ਦਾਦੀ ਨੇ ਮੈਨੂੰ ਸ਼ਹਿਦ ਦੀ ਥਾਂ । 

ਨੀਲਾ ਥੋਬਾ ਚੱਟ! ਦਿਤਾ ਸੀ । 

ਪਰ ਸੈ” ਮਰੀ ਨਹੀ' ਸਾਂ ਸ਼ਾਇਦ ਇਸੇ ਕਰਕੇ 

ਕਿ ਗੁੜ੍ਹਤੀ-ਮਰਨ ਲਈ ਨਹੀ” / 

ਕਤਰਾ ਕਤਰਾ ਧੁਖਣ ਲਈ ਦਿਤੀ ਗਈ ਸੀ । 

ਤੇ ਹੁਣ ਮੋਰਾ ਅੰਗ ਅੰਗ ਨੀਲਾ ਹੈ 

ਤੇ ਮੈਂ, ਆਪਣੀ ਗੁੜਤੀ 'ਚ ,ਮਿਲੀ ਮੌੜ ਨੂੰ 

ਕਤਰਾ ਕਤਰਾਂ ਹੰਢਾ ਰਹੀ ਹਾਂ 1 

---ਮੈੱ ਇਕੋਂ ਸਮੋ, ਲਾਸ਼, 

ਪਤਨੀ ਤੇ ਰਖੇਲ ਦੇ ਰੂਪ ਹੰਢਾਏ ਨੇ । 

ਤੇ ਮੈ” ਲੋਥਾਂ ਢੀ ਜੌਮੀਆਂ ਨੇ, 

ਵੌਟਾਂ ਵੀ ਤੇ ਗ਼ੌਰ ਕਾਨੂੰਨੀ.ਬਚੇ- ਵੀ. ਯੂ 

ਇਹ ਸਿਲਸਲਾ.ਜਾਰੀ ਰਹਿਣਾ ਹੈ । 

ਉਦੋ” ਤਕ 

ਜਦੋ” ਤਥੇ ਮੇਰੇ ਜਿਸਮ ਦੇਂ ਨੀਲੇ ਖੂਨ ਨੂੰ 

ਲਾਲ ਕਰਨ ਲਈ ਕੋਈ ਇੰਜੈਕਸ਼ਨ ਨਹੀ” ਬਣ ਜਾਂਦਾ ।' 
ਇਸ ਪੁਸਤਕ ਪਹਿਚਾਣ ਵਿਚ ਰਘਵੀਰ ਸਿੰਘ 

ਰਾਹੀ ਦਾ ਜ਼ਿਕਰ ਵੀ ਜ਼ਰੂਰ ਕਰਨਾ 'ਚਾਹਾਂਗਾ । ਇਹ੍ਦੇ 

ਬਾਰੇ ਵਾਕਫ਼ੀਅਤ ਵਾਲੇ ਕੋਲਮਾਂ ਵਿਚ ਲਿਖਿਆ ਹੈ । 

'ਬਾਈ ਤੇਈ ਸਾਲ ਦੀ ਭਰ ਜਵਾਨ ਉਮਰ ਵਿਚ ਉਹ 

ਗ਼ਲਤ ਨਿਜ਼ਾਮ ਦੀਆਂ. ਅੱਖੜ ਮੁਸੀਬਤਾ ਦੇ ਵਾਰ ਨੂੰ 

ਨਾਂ ਤੁਲਦਿਆਂ ਖੁਦਕਸ਼ੀ ਕੁਰ ਗਿਆ ।' ਉਹਦਾ ਪ੍ਰਸਿਧ 

ਗੀਤ ਟਾਹਲੀ ਵਾਲਾ ਖੇਤ ਲੌਕੇ ਪੱਖੀ ਕਲਾ ਦਾ, ਜਿਖਰ 

ਹੈ, ਜੋ ਆਪਣੇਂ ਵਿਚ ਲੋਕਾਂ ਦੇ ਦ੍ਰੰਖ ਨੂੰ ਸਮੱਚਾਂ ਹੈ । 

“ਆਰੇ ਇੱਜ਼ਤਾਂ ਤੇ ਡਾਕੋ ਕਹਿਰ 'ਗੁਜ਼ਾਰਦਾਂ ` 

ਬਾਪ੍ਹ ਟਾਹਲੀ ਵਾਲਾ ਖੇਤ ਵੇ ਜਗੀਰਿਦਾਰ ਦਾ 

ਫੋਸ਼ ਖੋਤ ਵਿਚੇ ਟੁੱਟੀ ਮੋਰੀ ਫੈਗ ਬਾਬਲਾ ਵੇ 

ਜਿਹੜੀ ਹੈ ਸੀ ਵਣਜਾਰੇ ਕੋਲੋ" ਚਾਵਾ ਨਾਲ ਚੜ੍ਹਾਈ 

ਵਿੱਕ ਤਿੰਨ ਕੁ ਰੁਪਈਆਂ ਵਿਚ ਮੁੱਲ ਬਾਬਲਾ ਮੈ” 


ਇਹਈ. ਸੈਘਣੀ' ਫਸਲ- ਮੋਰੀ ਇੱਜ਼ਝ/ ਗਵਾਈ 

ਇਹਦੋਂ' ਮਾਲਕਾਂ ਦੇ ਜ਼ੋਰ, 

ਵਿਚੇ ਚੱਥ ਲਿਆ ਸ਼ੋਰ--ਕਿਸੇ' ਦੁਖੀਆਰਮਦਾ'।' 

ਬਾਪ੍ਹ, ਫਾਹਲੀ' ਵਾਲਾ ਖੋਰ ਏ' ਜਗੀਰਦਾਰ੍ਹ' ਦਾ" ੮ 
ਪਲਸ ਮੰਚ: ਪ੍ਰਕਾਸ਼ਨਾ ਇਸ' ਕਾਵਿ- ਸੈਂਗ੍ਰਿਹ ਦੀ 

ਆਪਣੇ ਪਾਠਕਾਂ ਨੂੰ ਖਹਿਚਾਣ ਕਰਵਾਉ'ਦਾ'ਸੋਂ ਵਿਸ਼ੇਸ਼ 

ਮਾਨ ਮਹਿਸੂਸ ਕਰ ਚਿਰਾ' ਹਾਂ' ਤੇ ਨਢ-ਕਿਰਨਨੂੰ ਇਸ. .. 


ਮੇਹਨਤ” ਲਈ ਸ਼ਾਬਾਸ਼. ਦੇਂਣਾ'ਹਾਂ। _ਗ੍ਰਰਸ਼ਰਨ ਸਿਘ 
ਕੁਝ 'ਵੀਂ ਨਹੀਂ” 

ਲੇਖਕਾ : ਇਕਬਾਲ. ਰਮ੍ਹਵਾਲੀਅ' 

ਪਾੱਠੋ : 4ਕਾ ਨ ੧3 


ਪ੍ਰਕਾਸ਼ਕ : ਬਲਰਾਜ` ਸਾਹਨੀਂ' ਯਾਂਦੰਗਾਰ ਪ੍ਰਿਕਾਸ਼ਨਾ।' 

'ਕੁਝ ਵੀ' ਨਹੀ ਇਕਬਾਲ ਰਾਮ੍ਹਵਾਲੀਆ' ਵਲੋ 
ਨਵ ਪ੍ਰਗਝੰਵਿਦੀਂ! ਕਵਿਤਾਂ ਨੂੰ` ਪੇਸ਼ “ਕਰਨ= ਦਾ ਇਕ। 
ਯੱਤਨ ਹੈਂ।' ਇਸ' ਵਿਚ' ਸਿਰਫ਼“'ਨਿੱਜੀ`ਦੁਖਾਂਤਾਹੀ'ਨਹੀਂ,. 
ਬਲਕਿ- ਸਮੇੱ`ਦੀਆਂ' ਸਮਾਜਿਕ ਤੇ'ਰਾਜਨੀਤਕ. ਪ੍ਰਸਥਿਤੀਆਂ 
ਦਾ' ਵਚਨਣ ਵੀ' ਹੈਂ:।. ਇਸ' ਦਹਾਕੇ -ਵਿਚ` ਜਿਹੜੇ` 
ਸੋਗਰਮੀ'ਕਵੀਂ' ਕਵਿਤਾ ਦੋਂ ਖੇਸ਼ਰ ਵਿਚ ਆਏ ਉਹਨਾਂ 
ਵਿਚੋ" ਇਰ੍ਬਾਲ ਰਾਮੂਵਾਲੀਆ ਇਕ'ਹੈ7 

ਇਕਬਾਲ` ਕਲਾਤਮਕ/ ਪੱਖ ਵਲ ਵਧੇਰੇ ਚੇਚੇਨ- 
ਅਤੇ ਸੈਜੀਦਾ ਜਾਂਪਦਾ'ਹੈਂ1 ਕਵੀਂ' ਨੈ ਆਪਣੀਆਂ; ਕਵਿ- 
ਤਾਵਾਂ ਵਿਚ'ਨਵਾਂ ਯੁਗ ਵਿਚ' ਪੇਜ਼ ਆ ਚਹੀਆਂ ਗ੍ਰੈਝਲ- 
ਚਾਰ ਸਮਸਿਆਵਾਂ ਦਾ' ਵਿਸ਼ਲੇਸ਼ਣ ਕੀਤਾ ਹੈ'।- 

ਚਥਲੇ! ਕਾਵਿ'ਸੋਗ੍ਰਹਿ; ਤਾਂ ਪਹਿਲਾਂ ਹੀ; ਇਕਬ/ਲਾ. 
ਗਾਮ਼ਹਵਾਲੀਆ ਜੁਝਾਰ' ਕਵੀਆਂ' ਵਿਚ ਗਿਣਿਆ ਜਾਂਦਾ ਹੈ' 
ਉਹ ਜੋ. ਕੁਛ ਵੀ. ਲਿਖਦਾ ਹੈ` ਉਜਿ-ਲਦੀ ਸੈਘਰਸ਼ਸ਼ੀਲ' 
ਹੈ।, ਉਸਦੀਆਂ ਏਸ ਤੋ ਪਹਿਲਾਂ” “ਸੁਲਘ/ਦੇ ਅਹਿਸਾਸ” 
ਝਿੰਨ ਕੋਣ ਹੁਣ ਤਕ ਦੋ! ਕਿਤਾਬਾਂ' ਪਾਠਕਾਂ' ਵਿਚ ਪਹੁੰਚ 
ਚੁੱਕੀਆਂ ਹਨ ।; ਉੱਸ ਦੀ ਸੰਪਾਦਤ 'ਮੂਕਤਲ' ਦਾ' 
ਪੰਜਾਬੀ। ਸਾਹਿਤ'ਵਿਚ: ਇਕ:ਵਿਸ਼ੇਸ਼ ਸਥਾਨ ਹੈ ।. 

“ਕੁਲ ਵੀ'ਨਹੀ”'' ਵਿਚ-ਉੱਸੇਨੋ' ਵਿਦੇਸ਼ਾਂ ਵਿਚ' 
ਰਹਿਕੇ.ਜੋ'ਅਨੁਭਵ'ਕੀਤਾ _ਉਸ'ਜੀਂਰੇਂ ਕੁਝ ਦਾ ਬਿਆਨ 
ਹੈ। ਇਹ ਅਨੁਭਵਾਂ ਸਾਨੂੰ- ਉਂਸਦੀ। ਲੰਮੀ: ਕਵਿਤਾ 'ਕੁਝ' 
ਵੀ'ਨਹ੍ਹੀਂ" ਵਿਚੋਂ ਮਿਲਦਾ ਹੈ':. 

“ਹੱਥਾਂ ਉਤੋਂ ਛਲਕਦੇ-ਛਾਲੋ: ` 
ਸਾਡੇ; ਦਸਤਾਨਿਆ ਨੇ ਜਲਾਵਤਨ ਕਰ ਦਿਤੇ 
ਰਹਾਂ ਉਤੇ ਸੁਲਘਦੇ ਛਾਲੇ, 


2 


ਪਉ ਹੱ ?ਿ 


ਲੌਹੀਆਂ' ਨਾਟਕ ਕਲਾ: ਕਾਂਦਰ,ਰਜਿ::ਵਲੋ ਦਸਵੀ” ਵਰੋਂ ਗੋਢਤੇ' ਵਿਸ਼ੇਸ, ਨਾਟਕ ਸਸ਼ਯਮੁ 9 ਮਾਰਚ 1905 
ਨੂੰ ਕੀਤਾ ਜਾਵੇਗਾ ਇਸ ਪ੍ਰੋਗਰਾਮ ਵਿੱਚ ਅਗਾਂਹ ਵਧੂ' ਨਾਟਕਕਾਰ 'ਸ:-ਗੁਰਸ਼ਰਨ ਸਿੰਘ ਅਤੇ ਪਿੰਡ ਪੱਧਰ ਤੇ 


ਇਕ ਸੂਚਨਾ-; ਹੂ 


੧. " 
ਬੰਅਰ, ਦੀ ਝੱਗ. ਦੇ- ਹੇਠਾਂ ਲਰਕਾ' ਦਿੱਤੋ' 
ਜੁਰਾਬਾਂ ਥਿਸਕਾਂ ਕੇ! 
=ਸ਼ਿਰ ''ਚ੪ਜਾਂ:ਗੁਖੀਆਂ' ਬਿਆਈਆਂ ਨੂੰ 
ਕਿਰਾਂਏਦਾਰ:ਦਾ” ਕੱਚਾ ਸਿਹ/' ਹਾਸ''ਹੀ'ਠਾਰ' ਦਿੰਦਾ ਹੈ: 
ਨਹੀ” ਠਰਦੀ: ।' 
ਤਾਂ ਬੈੱਕ ਦੇ ਖਤੇ. 'ਚ ਬਲਦੀ' ਲਾਟ'ਨਹੀ£ ਠਜ਼ਦੀ 
ਤੰਦੇ ਹੀ' ਤੌੜ' ਨਹੀ" ਹੁੰਦਾ' 
ਹਫ਼ਤੇ.ਦੋ ਇਨਾਂ` ਚਾਂ ਐੱਚਵਾਰ'।” 
ਜਿਥੈ ਉਹ_ਵਿਦੇਸ਼ਾਂ. ਦਾ ਅਲ੍ਭਵ ਬਿਆਨ ਕਰਦਾ' 
ਹੈਂ । ਉਸੇ“ਉਹ: ਅੱਜ ਦੇ ਪੰਜਾਬ/ਦੀ' ਹਾਲਤ ਬਾਰੇਂ ਵੀ' 
ਚਿੰਝਾਢਾਨ,ਹੈ: ਬ੍ਰਿਸ਼ ਦੀ: ਮਿਸਾਲ ਸਾਨੂੰ. ਉਸਦੀ ਨਜ਼ਮ' 
"ਧੌਣ ਰੱਥ ਸੁਨੋਹਾ" ਤੇ ਸ਼ਾਇਦ “ਜਾਗਿਆ ਜਾਵ/' ਵਿਚ 
ਮਿਲਦਾ'ਹੈ ।: 
ਬੋਦੇ ਤਾਂ.ਹਲ' ਕਿੰਸ਼ਾਨੇ ਹੀ' ਰਹਿ'ਗਏਂ' ਨੇ. 
ਜਾਂ ਆਨੇਵਹ? ਚਲ ਰਹੇ' ਹਥਿਆਰਾਂ; ਦੋ' ਕਲਪੁਰਜ਼ੇ. ! 
ਇਕਸ਼ਾਲ ਜਿਥੇ' ਵਿਦੇਸ਼ਾਂ ਦੀ ਗੱਲ ਕਰਦਾ ਹੈ,, 
ਫਿਰਕਾਪ੍ਰਸਤੀ ਰੇਠ ਸੜ ਰਹੇਂ ਪੰਜਾਬ.ਦੀ ਗੱਲ ਕਰਦਾ' 
ਹੈ.। ਉਥੇਂ: ਉਰ ਦਿੱਲੀ` ਦੇ ਸਫੋਦਪਸ਼ਾਂ ਦੇ ਪਰਦੇ ਵੀ' ਫਾਸ਼ 
ਕਰਦਾ' ਹੈ!। ਉਸਦੀ। ਕਵਿਤਾ ਜੀ..ਬੀ/ ਰੌਂਡ :--` 
"ਕਿ ਇਰ੍‌ ਜ਼ਰ੍ਹਰੀਂ ਨਹੀ” 
ਦਿੱਲੀਂ ਦੀ ਇਕ ਬਦ੍ਰ ਸੜਕ ਹੀ ਹੋਵੇ' 
ਇਹੱ'ਝੰਡੀ ਵਾਲੀਆਂ ਕਾਰਾਂ-'ਚ. ਵੀ. 
ਖਾਮੋਸ਼ ਵਗਦੀ ,ਏ 
ਦਫ਼ੇਤਰਾਂ' ਦੇ-ਦਰਾਜ਼ਾਂ 'ਚ ਵੀ” 
ਤੇ-ਫਕੀਲਾਂ`ਦੀ'ਬਹਿਸ ਸ਼ੂਣੀਆਂ' ਐਨਕਾਂ` 'ਚ ਵੀ 
ਬਹੁਤ ਅਜੀਬ ਹੈ ਦਿੱਲੀ` ਮੋਰੇਂ ਦੋਸਤ। 
ਜਦੋਂ ਦੇਸ਼- ਦੀਂ ਮਨੁੱਖਤਾ ਕੁਰਲਾ ਰਰੀ ਹੋਵੇ! ਜਦ” 
ਲੌੜਾਂ . ਨੂੰ ਪੂਰਿਆਂ` ਕਰਨ ਲਈ ਪੜੈ. ਲਿਖੇ: ਨੌਜੁਆਨ: 
ਵਿਦੇਸ਼ਾਂ ਨੂੰ ਜਾਣ ਲਈਂ' ਮਜਬੂਰ ਹੋਣ, ਜਦੋ" ਵਿਦੇਸ਼ਾਂ ਵਿਚ 
ਆਪਣੀ'ਹੋਂਦ ਕੱਖਾਂ ਕਾਨਿਆਂ ਤੋਂ ਵੀ' ਹੌਲੀ ਹੁੰਦੀ ਹੋਵੇ,. 
ਤਾਂ ਇਹਨਾਂ ਸਾਰੀਆਂ ਗੱਲਾਂ'ਦਾ ਸਹੀ-ਸਹੀ ਬਿਆਨ 
ਸਾਨੂੰ ਇਕਬਾਲ ਰਾਖ਼ੂਵਾਲੀਆ' ਦੀ'ਕਿਤਾਬ: “ਕੁਝ ਵੀ 
ਨਗੀ ਵਿਚਾਂ ਮਿਲਦਾ ਹੈ'।. 

“” ਇਕਬਾਲੂ` ਜਿਸਦਾ ਨਾਂ'ਕ੍ਰਾਂਤੀਕਾਰੀ ਕਵੀਆਂ ਵਿਚ 
ਜਾਣਿਆ `ਜਾਂਦਾ'ਹੈ । ਉਸ'ਤੌ:ਹੋਂਰ'ਵੀ' ਬਹੁਤ'ਸਾਰੀਆਂ' 
ਉਸੀਦਾਂ'ਹਨ 1 'ਹਥਲਾ' ਕਾਵਿ ਸੈਗ੍ਰਹਿ ਪੰਜਾਬੀ .ਸਾਹਿੜ 'ਨੂੰ: 
ਇਕਵਿਸ਼ੇਸ਼ ਦੇਣ `ਹੈ 1 --ਕੈਵਲ ਧਾਲੀਵਾਲ 


੧੧ ਲਉ ਭੱਚ % ੪ ਆ ੯੭) । ੧ 


ਵਧੀਆਂ 


ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੌਗਾ ਅਤੇ.ਪੰਜਾਬ ਦੇ ਸੈਗਰਾਮੀ-ਬਾਬਿਆਂ ਨੂੰ ਵੀ'ਸਨੰਮਾਨਿਤ ਕੀਤਾ ਜਾਵੇਗਾ 1 


ਵਲਾਂ--ਸਕੱਤਰ ਲੌਹੀਅ/ ਨਾ:.ਕ:.ਕੇ:.(ਰਜਿ 


ਦੋ ਕਹਾਣੀਆਂ` :' 


੮ 


ਮਨੁੱਥੀ' ਰਿਸ਼ਤਿਆਂ ਵੇ ਸੰਦਰਭ ਵਿਚ ਅਸੀਂ ਬੜੇ' ਹੀ ਜਬਰ ਸਮਾਜ ਵਿਚ ਜੀ ਰਹੇਂ ਹਾਂ । ਸਾਡੇ ਜਜ਼ਬਾਤੀ 
ਪ੍ਰਤੀਕਰਸ ਹਰ ਰੋਜ਼ ਨਿੱਕੀਆਂ` ਨਿੱਕੀਆਂ ਕਹਾਣੀਆਂ ਨੂੰ ਜਨਮ ਦੇ ਰਰੇ ਹਨ ॥ ਇਹ ਦੋ: ਕਰਾਣੀਆਂ' ਇਜੇ, ਸੈਦਰਭ 
ਵਿਚ ਹਨ, ਜਿਨ੍ਹਾਂ ਦੀ' ਖੂਬਸੂਚੜੀ' ਉਹਨਾਂ' ਦੀ' ਸਾਦਗੀ ਹੈਸੈਪਾਦਕ 


॥. ਟੁਕੜ' ਬੋਂਜ/ਯੁਵਰਾਜ- ਸਿੰਘ ਰਤਨ ਕੈਨੇਡਾ 
ਸਰਭਜੀਤ' ਨੂੰ ਕੈਨੇਡਾ' ਤੋ ਪਰਤੇ ਥੋਹੜੇ ਹੀ' ਦਿਨ: 
ਰੋਏ ਸਨ ।. ਉਹ ਆਪਣੇ` ਵਿਹੜੇ ਵਿਚ ਬੋਠੀ' ਵਾਲਾਂ ਨੂੰ 
ਕੋਘੀ' ਕਰ ਰਰੀ ਸੀ; ਤਦ ਇਕ ਗੁਆਂਢਣ ਨੇ ਆ' ਕੇ 
ਪੁੱਛਿਆ; “ਸਰਭੋ ਇਰੀ ਕੀ, ਮੌਨੂੰ ਤਾਂ ਤੋਰੇ ਵਾਲਾਂ 
ਵਿਚੋ" ਸੌਧੂਰੀ ਮਾਂਗ ਸੱਧਮ ਜਿਹੀ ਲਗਦੀ ਹੈ ॥. ਕੁੜੇਂ 
ਸਭ ਸੁਖ-ਸਾਂਦ ਤੋਂ ਹੈ । ਤ੍ਰੰ ਐਲੀ ਛੋਰੀ` ਪਰਦੇਸ ਮੁੜ 
ਆਈ ਤੇ ਨਾਲੇ ਤੇਰੋ. ਜ਼ਿਹਰੇ. ਤੇ ਰਂਣਕ' ਵੀ' ਨਹੀ” 
ਹੈ ।” ਹਾਲੇ ਗੁਆਂਢਣ ਨੋ ਗਲ ਮੁਕਾਈਂ ਹੀ” ਸੀ| 
ਸਰਭਜੀਤ' ਨੇ. ਉੱਚੀ ਉੱਚੀ ਭੁੱਥਾਂ ਮਾਰਕੇ ਰੰਣਾ' ਸ਼ੁਰ੍` 
ਕਰ' ਦਿੱਤਾ।' ਉਹਦਾ ਅੰਦਰਲਾ ਪਾਟ' ਜਾਂਣ ਨੂੰ ਕਰਦਾ' 
ਸੀ'। ਸਰਭਜੀਤ` ਰੱਦੀ ਵੀਰਹੀ' ਤੇ ਉੱਚੀ ਉੱਚੀ 
ਹਰਮੀਤ ਨੂੰ ਗਾਲਾਂ ਕੱਢੀਆਂ ਸ਼ੁਰ੍ਹ _ਕਰ' ਦਿੱਤੀਆਂ ।. 
"ਹਰਮੀਤਾਂ ਤੇਰਾ' ਕਖ: ਨਾ' ਰਹੋ: ਤੇਂ ਤੇਰੇਂ ਘਰੁਦਿਆਂ' ਦਾ 
ਵੀ ਕਖੋ ਨਾ' ਕਹੇਂ ਜਿੰਨ੍ਹਾ ਮੈਨੂੰ _ਆਰ' ਦਿਨ ਵਿਖਾਏ ॥ 
ਪਰਦੇਸਾਂ ਆਇਆ ਗਿੰਦਰ. ਦਸ' ਜਿਚਾ' ਸੀ' ਕਿ ਕਿਵੇਂ 
ਸਰਭਜੀਤ ਦੁੱਖਾਂ ਦੀ ਭੱਠੀ! ਵਿਚ: ਕੁਰੱਜ ਰਹੀ ਹੈ। ਗਿੰਦਰ' 
ਸੇਰਭਜੀਤ ਦਾ ਦੋ" ਨੇੜਿਉ" ਰਿਸ਼ਰੇਦਾਰੀ' ਵਿਚੋਂ ਸੀ ।. 
ਸੱਤਰਵਿਆਂ ਵਿਚ ਕੈਨੇਡਾ ਖੁਲ੍ਹਣ ਦਾ ਸ਼ੋਰ` 
ਪੰਜਾਬ'ਵਿਚ ਧੈ: ਚੁੱਕਾ ਸੀ'। ਤੇ ਪੰਜਾਬਵਿਚੋਂ ਪੜ੍ਹੀ ਲਿਖੀ' 
ਖਨੀਰੀ' ਦਾ' ਰੁੱਝਾਵ ਕੈਨੇਡਾ ਵਲ` ਵਹੀਰਾਂ ਘੱਤ ਰਿਹਾ' 
ਸੀ । ਹਰਸੱਤਿ ਨਾਲ ਉੱਸਦੇ' ਪੜ੍ਹਦੇ ਸਾਰੋਂ ਦੋਸਤ ਇਕਾ 
ਇਕ ਕਰਕੇ ਕੌਨੋਡਾ ਪਹੁੰਚ ਰਹੋ `ਸੀ'। ਪਰ੍‌ ਹਰਮੀਤ. ਦੇ' 
ਘਰਦਿਆਂ ਵਿਚ' ਇਨ੍ਹੀ ਹਿੰਮਤ ਨਹੀਂ ਸੀ' ਕਿ' ਉਸ ਨੂੰ, 
ਕੈਨੇਡਾ ਭੇਂਜ ਸਕਦੇ।' ਜਾਣ ਲੰਗੇ' ਹਰਮੀਂਤ ਦੇ ਦੋਸਤਾਂ ਨੇ. 
ਹਾਮੀ ਜ਼ਰੂਰ. ਭਰੀ' ਸੰਠਕਿ' ਅਸੀ' ਤੌਨੂੰ, ਕ੍ਰਿਵੇ” ਵੀ. ਹੋਵੇ 
ਕੈਨੇਡਾ ਜ਼ੱਚ੍ਰਰ ਸੱਦ ਲਵਾਂਗੇ । 
ਹਰਮੀਤ ਉਨ੍ਹੰਨੈਂ ਦਿਨੀਂ ਸਟੂਡੈੱਟ ਯੂਨੀਂਅਨ- ਵਿਚ' 
ਚਿੱਠੀ-ਰਸਾਇਣ ਤੇ ਸੁਨੋਹਾ ਲੈਣ ਚੇਣ ਦਾ ਕੌਮ' ਕਰਦ੍ਹਾ 
ਸੀ । ਸਮਾਂ ਬੀਤਦਾ ਗਿਆ ਤ੍ਰੈ ਹਰਮੀਤ ਦੋ. ਦੋਸ਼ਤਾਂ ਦੋ' 
ਦਲਾਸੇ ਤੇ ਵਾਹਦੇ ਰਲੇਵੇ“ ਮਿਲੇ .ਆਉ'ਦੇ ਰਹੋ ।. 
ਇਸਾਂ ਸਮੈ" ਦੌਰਾਨ ਹਰੰਮੀਤ ਨੇ. ਬੀ: ਏ. 'ਕੇਰ: ਲ੍ਰਈਂ ਸੀ, 
ਪਰ ਉਸ ਨੂੰ ਕੋਂਈ' ਨੌਕਰੀ ਲ੍ਚੀਂ ਮਿਲੀਮਸ਼ੀ'। ਨੌਕਰੀ 
ਫਿਰ ਸ਼ਿਵਾਰਸ਼' ਤੌ” ਬਗੈਰ: ਭਾਰਤ ਫ਼ਿੱਚ' ਨੁਹੀ” ਮਿਲੰਦੀ' 
ਤੋਂ ਹਰਮੀ੍‌ਤ ਕੋਲ ਕੋਈ 'ਸ਼ਿਫਾਰਸ਼` ਹੈ ਹੀ ਨਗੀ” ਸੀ । 
ਰਰਮੀਤ ਦੇ ਘਰ ਦੋ ਡੰਗ ਰੋਟੀ ਪੱਕਣੀ ਵੀ ਦੁੱਬਰ ਹੁੰਦੀ 


-ਜਾਂ ਰਹੀ' ਸੀ । ਅਖੀਰ ਉੱਸਨੂੰ` ਥੋਂਹੜੇਂ ਪੈਸਿਆਂ 'ਤੇ' 
ਸੁਾਸਟਰ ਦੀ ਨੌਂਕਰੀ' ਮਿਲ' ਗਈ`ਸੀ'। ਇਸ' ਤਰ੍ਹਾਂ 'ਨਾਲ' 
ਹਰਮੀਤ ਦੇ' ਘਰਦਿਆਂ ਦਾ' ਗੁਜ਼ਾਰਾ ਚਲਣ ਲਗਾ, ਪਰ" 
ਰਰਮੀਤ` ਦੀ ਨਿਗਾਹਂ' ਹਮੇਸ਼ਾ ਹੀ ਕੈਨੇਂਡਾ ਵਲੋ ਰਹਿੰਦੀ !' 
ਰੋ" ਉੱਜ' ਦੇ ਵੱਜਤਾ ਉਸ ਨੂੰ. ਜੱਦਣ ਤੇ' ਉਹ ਵੀ ਕੈਨੋਡਾਨ " 


ਪਹੁੰਚਦਾ ਹੌਂਵੇ' ਚ & 
੭ 


ਸਾਰੇਂ ਦੌਸਤਾਂ` ਵਿਚੋ" ਨਛੱਤਰ ਹੀ ਹਰਮੀਤ ਢਾੱ 
ਜ਼ਿਗਰੀ' ਦੋਸੜ' ਸੀ ਜੀ ਉਸਦੇ ਹਮੇਸ਼ਾਂ ਹੀ' ਅੜੋਂਪ੍ੜੇ 
-ਕੌਂਮ ਆਉੱਦਾ' ਰਿਹਾਂ ਸੀ`। ਨਛੱਤਰ ਨੇੱ ਕੈੱਨੋਡਾ ਆਉਣ, ” 
ਤੋਂ ਪਹਿਲਾਂ` ਆਪਣੀ ਸ਼ਾਦੀ ਸਰਭਜੀਤ' ਨਾਂਲ ਕਰਵਾ 
ਲਈ ਸੀ'। ਹਰਮੀਂਤ ਹੀ` ਨਛੱਤਰ ਦੀ' ਮੰਗੇਤੌਰ ਨੂੰ 'ਵੇਖਕੇ 
ਆਇਆ ਸੀ' ਤੇ ਉਂਸ' ਦੇ ਵੇਖਣ ਮਗਰ” ਹੀ ਨਛੱਤਰ" 
ਟਨ੍ਰੈਹਾਂ ਕੀਤੀ` ਸੀ'।' 

ਕੈਨੇਡਾ ਵਿਚਲੇ ਸਾਨੇ ਦੋਸਤਾਂ ਨੇ ਆਪਣੇ ਵਿਤ 
ਅਨੁਸਾਰ ਮੱਦਤ 'ਕਰਕੇ' ਹਰਮੀਤ ਨੂੰ: ਵੀ. ਕੌਨੋਡਾ ਬਲਾ 


"ਲਿਆ ਸੀ॥ ਨਛੱਤਰ ਨੇ. ਜਿਯਰੀਂ ਦੋਸਤ. ਦੇ ਨਾਤੇ 


ਜ਼ਰਮੀਤ' ਨੂੰ'ਮੰਗਾਉਂਣ ਵਿਚ ਸਭ ਤੋ ਜਿਆਦਾ ਹਿੱਸਾ - 
ਪਾਇਆ ਜੀ! ! ਪਰ ਕੈਨੋਡਾ ਆਉਂਣ' 'ਤੀ ਪਹਿਲਾਂ 
ਫਰਮੀਤ' ਚਿੱਠੀ “ਰਸਾਇਣ ਤੋਂ ਤੌਰੱਕੀਂ ਯ੍ਰਕੇ: ਸਟੂਡੈ'ਟ£' 
ਯੂਨੀਅਨ-ਵਿੱਚੰ ਦਿਲਚਸਪੀ, ਲੌਣ'“ਲਗ' ਪਿੰਆਂ ਸੀ'। 
ਕਦੇ` ਕਦਾਈ' ਉਸ ਦੇ' ਘਰ ਵੀ 'ਯੂੰਨੀਐਨ' ਦੀ ਮੀਫਿੰਗੇ 
ਕੁੰਦੀ ਸੀਂ। ਪਰ ਜਦੋ“ ਯੂਨੀਅਨ ਦੇ' ਮੈ'ਬਰ' ਨੂੰ ਭਿਣੱਕ' 
ਪਈ ਕਿ` ਹਰਮੀਤ ਵੀ ਕੌਨੇਡ' ਜ਼ਾ ਰਿਹਾਂ ਹੈ ਤਦ ਉਨ੍ਹਾਂ! 
ਦਾਂ ਵਿਸ਼ਵਾਸ' ਹਰੇਮੀਤਾ ਪਰਤੀ ਉੱਡ 'ਚੁੱਕਾਸੀ।> ` 
ਹਰਮੀਤ `ਨੰ: ਕੋਨੌਂਡਾਂ ਵਿਚ ਆ ਕੇ ਆਪਣੀ 
ਅਖੌਤੀ ਇਨਕਲਾਬੀ ਪਰਸ ਸਿਤ ਕਾਇਮਾਂ ਰੱਖਣ ਦਾ 
ਢੈਕੋਂੱਜ ਰਚਿਆ । ਆਂਉਦੇ' ਸੀਰ' ਹੀ' 'ਕੌਠੋੜੀ ਵਿਚਲੇ 
ਢੌਸਤਾਂ ਵਿਚ' ਮਾਰਕਸੀ£ਮਾਰਕੇ! ਬਾਂਜ਼ੀ` ਦੀਆਂ `ਗ ਗਲਨੈ 
ਕਰਨੀਆਂ ਸ਼ੁਰ੍ਹ ਕ੍ਰ' ਦਿੱਤੀਆਂ”/ ਜਦ ਵੀ` ਸਾਰੇ ਦੋਸਤ 
ਇਕਾੱਠੇ ਹ੍ੰਢੇ ਹਰਮੀਤ ਉਹਨਾਂ ਵਿਚ` ਹਰੇ ਘੁਲਾਟੀਏ 
ਦੀ ਤਰ੍ਹਾਂ ਭਾਰਤ ਵਿਚਲੀਆਂ ਘਟਨਾਵਾਂ ਨੂੰ ਲ੍ਰੇਣ= 
ਮਸਾਲਾ ਲਾ ਲਾ ਪੋਸ਼' ਕਰਦਾ । ਦੌਸਤਾਂ ਦੀ ਢਾਣੀ 
ਬਹਿੰਦੀ' ਰਹੀ” ਤੇ ਹਰਮੀਤ ਦੇ ਬਾਰਹ ਦ-ਗਧੌੜ'ਂ ਚੋਲਦੋ 
ਰਹੋ. ਧੀਰੋਂ ਧੀਰ _ ਹਰਮੀਤ ਦੋ. ਦੋਸਤਾੰ ਨੂੰ “ਪਤਾ 
ਚਲ ਗਿਆ ਜਿਂ' ਕਿ ਹਰਮੀਤ ਦੇ ਅੰਦਰ ਜਦੋ ਵਿਸਕੀ 
ਦੀਆਂ ਦੋ-ਘੁੱਟਾਂ` ਸੰਘ. ਵਿਚ ਦੀ “ਜਾਂਦੀਆਂ ਤੇ ਉਧਰੇ 
28. 


੩ 


ਉਸਦੀ ਗਲਾਂ ਦੀ ਲੜੀ ਦਾ ਸਿਲਸਲਾ ਸ਼ੁਰ ਹੋ ਜਾਂਦਾ । 
ਹਰਮੀਤ ਦੇ ਦੋਸਤ ਹੁੰਗਾਰਾ ਭਰਦੇ ਤਾਂ ਥੱਕ ਜਾਂਦੇ ਪਰ 
ਉਹ ਆਪ ਕਦੋਂ ਨਾ ਥੱਕਦਾ । ਹਰਮੀਤ ਆਪਣੇ ਦੋਸਤਾਂ 
ਵਿਚ ਕਾਮਰੇਡ ਦੇ ਨਾਂ ਨਾਲ ਯਾਦ ਕੀਤਾ ਜਾਂਦਾ । 
ਸੱਥ ਵਿਚ ਬੈਠੇ ਖੁੰਡ-ਪਰੇਧਾਨ ਜ਼ਿਆਂਦਾ ਬੋਲਣ ਵਾਲੋ ਦੇ 
ਨਾਂ ਪਿਛੇ ਕਾਮਰੇਡ ਦਾ ਫੱਟਾ ਲਾ ਦਿੰਦੇ ਹਨ । ਸੋ ਇਹ 
ਆਹੁਦਾ”ਹੋਰਮੀਤ ਦੇਸੌ' ਆਉਦਾ ਹੋਇਆਂ ਨਾਲ ਹੀ 
ਲੈ ਕੇ ਆਇਆ ਸੀ । 

ਹਰਮੀਤ ਨੇ ਕੈਨੇਡਾ ਪਹੁੰਚਕੇ ਨਛੱਤਰ ਦੇ ਸਾਰੇ 
ਕਾਰਨਾਂਮੈ ਵੇਖ ਲਏ ਸਨ । ਹਰਮੀਤ ਦਾ ਜਿਗਰੀ ਦ੍ਰੋਸਤ 
ਇਥੋਂ” 'ਦੀ ਕੱਲੱਬਾਂ ਵਿਚ ਹਮੋਸ਼ ਦੀ ਤਰ੍ਹਾਂ ਜਾਂਦਾ ਰਿਹਾ, 
ਨੰਗੇ ਨਾਚ ਵੇਖਦਾ ਤੇ ਇਸ ਤੋ ਵੱਧ ਜੋ ਪੱਛਮੀ ਸਭਿਅਤਾ 
ਵਿਚ ਹੁੰਦਾ ਹੈ, ਉਸਦੇ ਹਮਾਮ ਵਿਚ ਵੀ ਤਾਰੀਆੰ 
ਲਾਉ'ਦਾ । ਨਛੱਤਰ ਨੂੰ ਪੱਛਮੀ ਸਭਿਅਤਾ ਨੈ ਆਪਣਾ 
ਗਲਾਮ ਬਣਾ ਲਿਆਂ ਸੀ । 

ਹਰਮੀਤ ਇਹ ਸਭ ਕੁਝ ਵੇਖਦਾ ਹੋਇਆ ਵੀ 
ਅਣਡਿੱਠ ਕਰ ਰਿਹਾ ਸੀ । ਨਛੱਤਰ ਨੇ ਹੀ ਹ਼ਮੀਤ ਦੀ 
ਸਭ ਤੋ` ਜ਼ਿਆਦਾ ਮੱਦਤ ਕੈਨੇਡਾ ਆਉਣ ਵਿਚ ਕੀਤੀ 
ਸੀ । ਹਰਮੀਤ ਲਈ ਨਛੱਤਰ ਅੰਨਦਾਤੇ ਤੋ” ਵੱਧ ਨਜ਼ਰ 
ਆ ਰਿਹਾਂ ਸੀ । ਤੇ ਫਿਰ ਨਛੱਤਰ ਨੇ ਸਰੀ ਮਾਲੀ ਮੱਦਤ 
ਵੀ ਜਿਗਰੀ ਦੋਸਤ ਦੇ ਨਾਤੇ ਮੁਆਫ਼ ਕਰ ਦਿੱਤੀ ਸੀ । 
ਭਾਵੇ ਹਰਮੀਤ ਦੇ ਉਸਾੜ਼ੂ ਤੇ ਇਨਕਲਾਬੀ ਖਿਆਲਾਂ ਦੇ 
ਬਿਲਕ੍ਲ ਉੱਲਟ ਸੀ, ਪਰ ਦ੍ਰਸਰੇਂ ਪਾਸੇ ਹਰਮੀਤ ਨੂੰ 
ਆਪਣਾ ਤੇ ਉਸਦੇ ਘਰਦਿਆਂ ਦਾ ਭਵਿੱਖ ਉਜਾਲਾ ਨਜ਼ਰ 
ਆ ਰਿਹਾ ਸੀ । ਇਸੇ ਸੱਦਕਾ ਅੱਜ ਹਰਮੀਤ ਦਾ ਸਾਰਾ 
ਪਰਵਾਰ ਕੈਨੇਡਾ ਵਿਚ ਸੀ । ਇਸ ਸਾਰੇ ਸਮੇ" ਵਿਚ 
ਹਰਮੀਤ ਦੀ ਸ਼ਕਤੀ ਪੈਸੇ ਕਮਾਬੇ ਘਰਦਿਆਂ ਨੂੰ ਸੱਦਣ 
ਵਿਚ ਲਗੀ ਸੀ--ਦਸਤਾਂ ਦੀਆਂ ਬੈਠਕਾਂ ਹੁਣ ਕਦੇ- 
ਕਦਾਈ' ਬੈਠਣ -ਲੂਰੱਗੀਆਂ 1 ਹਰਮੀਤ ਵੀ ਸਿਰ ਸੁੱਟਕੇ 
ਡਾਲਰਾਂ ਨੂੰ ਜੋੜਨ ਦੇ ਚੱਕਰ ਵਿਚ ਪੈ ਚੱਕਾਂ ਸੀ । 

ਹਰਮੀਤ ਦੇ ਪਰਵਾਰ ਨਾਲ ਹੀ ਸਰਭਜੀਤ ਵੀ 
ਕੌਨੇਂਡਾ ਆ ਗਈ ਸੀ । ਉਨ੍ਹੀ' ਦਿਨੀ' ਨਛੱਤਰ ਨੇੜਲੰ 
ਜ਼ਹਿਰ ਚਹਿੰਦਾ ਸੀ । ਸਰਭਜੀਤ ਨੈ ਆਉ'ਦੇ ਸਾਰੇ ਕੀ 
ਵੇਖਿਆ! ਨਛੱਤਰ ਦਾ ਉਸ ਪ੍ਰਤੀ ਵਰਤਾਉ ? ਜਿਸ. ਵਿਚ 
ਰੱਤੀ ਭਰ ਵੀ ਸਨੋਹ ਜਾਂ ਪਿਆਰ ਨਹੀ” ਸੀ । ਉਸ ਵਿਚ 
ਭਾਰਤ ਵਾਲਾ ਨਛੱਤਰਪੁਣਾ ਕਿਤੇ ਦਿਸ ਵੀ ਨਹੀ" ਰਿਹਾ 
ਜੀ 1 

ਸਰਭਜੀਤ ਭੁੱਖੀ-ਭਾਂਣੀ ਹਰ ਰੋਜ਼ ਬੀਤੀ ਰਾਂਤ ਤੱਕ 
ਨਛੱਤਰ ਦਾ ਇੰਤਜ਼ਾਰ ਕਰਦੀ ਰਹਿੰਦੀ । ਜਦੋ` ਨਛੱਤਰ 
ਘਰ ਆਉਦਾ ਤਾਂ ਸ਼ਰਾਬ ਨਾਲ ਪ੍ਰਰਾ ਰੱਜਿਆ ਹੁੰਦਾ ਤੋ 
ਅੰਦਰ ਵੜਦਾ ਹੀ ਗਾਲਾਂ ਦੀ ਬ੍ਰਛਾਂੜ ਕਰਨੀ ਸ਼੍ਰ ਕਰ 
92 


( 
& 


ਦਿੰਦਾ ।'' ਤੂੰ ਹਾਲੇ ਤੀਕ ਸੁੱਤ। ਨਹ”, ਤੈਨੂੰ ਮਰਾ ਇੰ੩- 
ਜ਼ਾਰ ਕਰਨ ਦੀ.ਲੋੜ ਨਹੀ', ਆਪਣੀ ਰੋਟੀ ਖਾਈ ਤੇ ਮੋ” 
'ਗਈ 1 ਇਥੇ ਕੋਈ ਕਿਸੇ ਦੀ ਉਡੀਕ ਨਹੀ" ਕਰਦਾ ਤੇ 
ਨਾਂ ਹੀ ਤਿਜੇ ਲਈ ਅਦ' ਸਮਾਂ ਹੈ ।'' ਹਰ ਰੋਜ਼ ਹੀ ਇਸੇ 
ਤਰ੍ਹਾਂ ਦਾ ਚੱਤਰ ਚਲਦਾ 'ਚਿਹ! । ਸਰਫ਼ਜੀਤ ਨਛੱਤਰ 
ਵਿਚ ਲੋਹੜੋ ਦ ਅੰਤਰ ਵੇਖ ਰਹੀ ਸੀ । 

ਨਛੱਤਰ ਬੀਤੀ ਰਾਤ ਆਉਦਾ, ਗੰਲੀ-ਰਾਲੇਦ 
ਤੇ ਧੌਲ-ਧੱਫਾ ਕਰਕੇ ਸੋ ਦਾ । ਸਰਭਜ'ਤ ਅਰਮਾਨਾਂ ਦ 
ਪੰਡ ਲੈਕੇ ਹਵਾਈ ਜਹਾਜ ਵਿਚ ਬੈਠੀ ਸੀ । ਔਜ ਉਹ 
ਸਾਂਰੇ ਅਰਮਾਨ ਇਕ ਇਕ ਲਜਕੇ ਪੱਛਮੀ ਸਭਿਅਤਾ ਨੇ 
ਆਪਣੀ ਕਤਲਗਾਹ ਦੀ ਲਪਟ ਵਿਚ ਲੈ ਗਏ ਸਨ । 
ਹਰ ਰੱਜ ਦੀ ਮਾਰ ਕ੍ਰਟ`ਈ ਤੇ ਗਾਠ)-ਗਲੌਚ ਮਰੇਜ਼ੋ” 


“ਇਕ ਦਿਨ ਆਇਆ ਦਦੋ` ਨਛੱਤਰ ਨੋ ਧੱਕੇ ਮਾਰ ਕੋ 


ਸਰਭਜੀਤ ਨੂੰ ਘਰੋ ਬਾਹਰ ਕੱਢ ਦਿੱਤਾ ਸੀ । ਬੇਗਾਨਾ 
ਮੁਲਕ ਤੇ ਸਭ ਵੱਲ ਅਣਜਾਣ । ਸਰਭਜੀਤ ਨੂੰ ਘਰੇ 
ਬਾਹਰ੍ਹੇ ਕੱਢ ਕੇ ਨਛੱਤਰ ਨੇ ਹਰਮੀਤ ਨੂੰ ਫ੍ਰਨ ਕੀਤਾ ਤੇ 
ਲਿਹ, “ਮੈ ਸਰਭਜੀਤ ਨੂੰ ਤੇਰ੍ੋ ਕੋਲ ਭੇਜ ਜਿਹਾ ਪਾਂ ਤੇ 
ਤ੍ਰ ਇਸ ਨੂੰ ਕਿਸੇ ਤਰ੍ਹਾਂ ਵੀ ਪਹੁੰਚਦਾ ਕਰ । ਇਹ ਹੁਣ 
ਤੋਰੀ ਜ਼ੁਮੋਵਾਰ) ਹੈ । ਅੱਗਲੀ ਸਵੇਰ ਸਰਭਜੀਤ ਹਰਮੀਤ 
ਦੇ ਪਰਵਾਰ ਵਿਚ ਸੀ । 

ਸਰਬਜੀਤ ਦੀਆਂ ਸਾਰੀਆਂ ਖ੍ਰਖੀਆਂ ਛਾਈ` ਮਾਈ” 
ਹੋ ਗੁਈਆਂ ਸੈਨ । ਉਸਨੂੰ ਅਪਣਾ ਭਵਿੱਖ ਧੁ ਆਂਖਿਆ 
ਨਰੁ ਆ ਰਿਹਾਂ ਸੀ । ਖਹ ਵਿਚੋ ਨਿੰਕਲਕੇਂ ਸਰਭਜੀਤ 
ਖਾਤੇ ਵਿਚ ਜਾ ਡਿੱਗੀ ਸੀ--ਉਸਨੂੰ ਕੱਢਣ ਵਾਲ੍ਹਾ ਕਈ 
ਨਹੀ ਸੀ । 

ਹਰਮੀਤ ਦੇ ਪਰਵਾਰ ਛੂ ਹਰ ਰੋਜ਼ ਡਾਹਨੋ- 
ਮਿਹਣੇ ਸੁਣ ਸੁਣ ਉਸਦੀ ਅੰਦਰਲ। ਪਾਟ ਜਾਣ ਨੂੰ ਕਰਦਾ 
ਸੀ । ਸਰਭਜੀਤ ਦਾ ਇਸ ਦ੍ਰੱਖ ਘੜੀ ਵਿਚ ਕੋਈ ਵੀ 
ਸਾਨੀ ਨੇਹੀ' ਸੀ ਜਿਸ ਕੋਲ ਮਨ ਵਿਚ ਆਏ ਜਵਾਰ-ਭਾਟੇ 
ਨੂੰ ਉਗਲੱਛ ਸਕਦੀ । ਹਰਮੀਤ ਦਾ'ਪਰਿਵਾਰ ਸਰਭਜੀਤ 
ਦੀ ਖਿਲੀ ਉਡਾਉ”ਦਾ ਰਿਹਾ । ਹੁਣ ਤੀਕ ਬੀਤਿਆ ਸਮਾਂ 
ਸਰਭਜੀਤ ਲਈ ਇਕ ਸਦੀ ਤੋ ਵੱਧ ਲਗ _ਰਿਹਾ`ਸੀ 1 

ਹਰਮੀਤ ਦਾ _ਇਨਕਲਾਬੀਪਣਾ ਨਛੱਤਰ ਦੇ 
ਅਹਿਸਾਨਾਂ ਮੂਹਰੇਂ ਜਦੋ" ਦ' ਦੱਮ ਘੁੱਟਕੇ ਮਰ. ਚੁੱਕਾ ਸੀ । 
ਉਸ ਵਿਚ ਐਨੀ ਵੀ ,ਹਿੰਮਤ ਨਹੀ? ਸੀ ਕਿ ਉਹ ਇਕ 
ਵੌਰਾਂ ਤਾਂ ਨਛੱਤਰ ਨੂੰ ਕਹੋ ਕਿ ਇਜੇ ਕੁਰਾਹੇ ਰਾਹ ਨੂੰ ਛੱਡ 
ਕੇ ਸਰਭੱਜੀਤ ਨੂੰ ਆਪਣੇ ਕੋਲ ਵਾਪਸ ਬੁਲਾ ਲੰ । ਨਛੱਤਰ 

ਦੀਆਂ ਕੀਤੀਆਂ ਹਰਮੀਤ ਪ੍ਰਤੀ ਮਿਹਰਬਾਨੀਆਂ ਅੱਜ ਉਹ 

ਉਸਨੂੰ ਅੰਨਦਾਤੇ ਦੇ ਰ੍ਰੇਪ ਵਿਚ ਵੇਖ ਰਿਹਾ ਸੀ । ਬੜਬੋਲੋ 
ਹਰਮੀਤ ਦੇ ਮੂੰਹ' ਤੇ ਜਿਸ ਤਰ੍ਹਾਂ 1 ਜਿੰਦਰਾ ਮਾਰ ਦਿੱਤਾ 
ਰੋਵੇ.। "੮ 


ਬੇ-ਸਹਾਰ ਸਰਭਜੀਤ ਲੁੱਟੇ-ਸੁਹਾਗ ਨੂੰ ਭਾਰਤ 
ਵਾਪਸ ਲੈ ਆਈ ਸੀ । ਉਨ੍ਹੀ' ਦਿਨੀ" ਮਿੰਦਰ ਵੀ ਦੋਸ 
ਗਿਆ ਹੋਇਆ ਸੀ । ਸਰਭਜੀਤ ਦੀ ਹੱਡ-ਬੀਤੀ ਸੁਣਕੇ 
ਸੁਣਕੇ ਉਸਦੇ ਸਰੀਰ ਦੇ ਸਾਰੋਂ ਲੂੰ ਕੋਡੈ ਖੜੇ ਹੋ ਗਏ ਸਨ 
ਤੇ ਉਸਦਾ ਚਿਹਰਾ ਲਾਲ ਸ਼੍ਰਹਾਂ ਹੋਇਆਂ ਪਿਆ ਸੀ-- 


ਸਰਭਜੀਤ ਪਾਗਲਾਂ ਦੀ ਤਰ੍ਹਾਂ ਹਾਜਾ ਹੱਸਦੀ ਉੱਚੀ 


ਉੱਚੀ ਹਰਮੀਤ ਨੂੰ ਗਾਲਾਂ ਕਢੀ ਜਾ ਰਹੀ ਸੀ । ਸਰਭਜੀਤ 
ਦੇ ਘਰ ਦਾ ਜਲਦਾ ਚਰਾਗ ਵੀ ਰੌਸ਼ਨੀ ਨਹੀਂ ਦੇ ਰਿਹਾ 
ਸੀ । ੦ 


ਫਲ. ਬਨਾਮ ਹੱਕ-ਲੂਰ ਸੰਤੋਖਪੁਰੀ 

ਆਮ ਆਦਮੀ ਨੂੰ ਸਦਾ ਹੀ ਆਪਣੇ ਹੱਕਾਂ ਦੀ 
ਖ਼ਾਤਿਰ ਲੜਨਾ ਪਿਆ ਹੈ, ਜ੍ੂਝਣਾ ਪਿਆ ਹੈ । ਹੱਕਾਂ ਦੀ 
ਇਸ ਲੜਾਈ ਵਿਚ ਉਜਦੀ ਜਿੱਤ ਤਾਂ ਕਦੀ-ਕਦਾਈ' ਹੀ 
ਹੋਈ' ਹੈ, ਪਰ ਹਾਰ ਦਾ ਮੂੰਹ ਉਸਨੂੰ ਜ਼ਿਆਦਾ ਵਾਰੀ 
ਵੇਖਣਾ ਪਿਆ ਹੈ । ਕਈ ਵਾਰੀ ਇਹ ਆਮ ਆਦਮੀ 
ਆਪਣੇ ਕਿਜੇ ਜਾਇਜ਼ ਹੱਕ ਨੂੰ ਆਪਣੀ ਖ਼ਾਹਸ਼ ਦਾ-ਨਾਂਅ 
ਦੇ ਕੇ ਤੇ ਕਿਸਮਤ ਦਾ ਰੋਣ' ਰੌ ਕੇ ਉਸਨੂੰ ਪ੍ਰਾਪਤ ਕਰਨ 
ਦਾ ਯਤਨ ਹੀ ਨਹੀ ਕਰਦਾ. ਸਗੋ ਹਉਕੇ ਭਰਦਾ 
ਰਹਿੰਦਾ ਹੈ । 

. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦੀ ਇੱਕ ਤੱਕ 
ਹੈ, “ਹੱਕ ਜਿਨ੍ਹਾਂ ਦੋ ਆਪਣੇ ਆਪੈ` ਲੈਣਗੇ ਖੋਹ ।' 
ਜੱਦ-ਜੱਦ ਵੀ ਹੋਠਲੇ ਤਬਕੇ ਨੂੰ ਆਪਣੇ ਹੱਕ (ਹੱਕਦਾਰ 
ਹੁੰਦਿਆਂ ਹੋਇਆਂ ਵੀ) ਨਹੀਂ" ਮਿਲੈ, ਤਾਂ ਉਸਨੂੰ ਮਹਾਂ ਯੁੱਧ 
ਵਰਗੀ ਲੜਾਈ' ਮੋਟੇ-ਢਿੱਡ' ਵਾਲਿਆਂ ਦੇ ਵਿਰੁੱਧ ਲੜਨੀ 
ਪਈ ਹੈ,-ਆਪਣੇ ਹੱਕ ਮਿਲਦੇ ਨਾ” ਵੇਖਕੇ, ਉਨ੍ਹਾਂ ਨੂੰ 
ਖੋਹਣ ਲਈ 1 ਤੇ ਇਸ ਲੜਾਈ ਵਿਚ ਆਮ-ਆਦਮੀ ਨੂੰ 
ਕਈ ਵੇਰਾਂ ਆਪਣੀ ਜਾਨ ਤੌ" ਹੱਥ ਵੀ ਧੋਣੇ ਪਏ ਹਨ । 

ਇੱਥੇ `ਮੈ' ਜਿਸ ਇਨਸਾਨ ਬਾਰੇ ਤ੍ਹਾਨੂੰ ਕੁਝ 
ਦੱਸਣ ਜਾ ਰਿਹਾਂ ਹਾਂ, ਉਹ ਵੀ ਇਕ ਅਮ-ਆਦਮੀ ਹੀ 
ਹੈ । ਉਸਦਾ ਨਾਂਅ ਭੇਲਾ ਹੈ । ਭੇਲਾ ਦਿਹਾੜੀਦਾਰ ਹੈ । 
ਉਸਦੀ ਉਮਰ ਕੋਈ ਪੰਜਾਹ ਕੁ ਵਰ੍ਹਿਆਂ ਦੀ ਹੈ। ਜੇ 
ਸੰਰੀਰਕ-ਪੱਖੋ" ਐਨਾਂ ਨਰੌਇਆ ਨਹੀ" ਤਾਂ ਵੀ ਉਹ 
ਦੇਖਣ ਵਿਚ ਇੰਨਾ ਮਾੜਾ ਨਹੀ ਲਗਦਾ । ਜਦੋ” ਵੀ 
ਉਸਨੂੰ“ਕਿਤੇ ਮਜ਼ਦੂਰੀ ਮਿਲਦੀ ਹੈ, ਤਾਂ ਉਹ ਹੱਡ-ਭੈਨਵੀ' 
ਮਿਹਨਤ ਕਰਦਾ ਹੈ । ਸਿਰਫ਼ ਆਖਣੇ ਵਾਸਤੇ ਹੀ ਨਹੀ', 
ਆਪਣੇ ਖਰਿਵਾਰ ਲਈ ਵੇ। । ਉੱਹ ਆਪ, ਉਹਦੀ ਘਰ 
ਵਾਲੀ, ਦੋਂ ਜਵਾਨ ਕੁੜੀਆਂ, ਚਹੁੰ ਜੀਆਂ ਦਾ ਪਰਿਵਾਰ 
ਹੈ। 

ਭੋਲੇ ਦੀ ਕਦੀ ਦਿਹਾੜੀ ਲਗਦੀ ਰੈ, ਕਦੀ ਨਹੀ। 
ਮੰਤਲਬ ਕਿ 'ਕਿਸੇਂ ਦਿਨ-ਹੀ ਉਹਦਾ ਪਰਿਵਾਰ ਰੱਜੇ-ਢਿੱਡ 


ਸੌਦਾ ਹੈ । ਵੈਸੇ ਤਾਂ ਉਹਦੀਆਂ ਦੋਨੋ" ਜੁਆਨ ਕੁੜੀਆਂ 
ਵੀ ਇਹ ਉਤਸਕੰਤਾ ਵਿਖਾਉ'ਦੀਆਂ ਨੇ ਕਿ ਉਹ ਆਪਣੇ 
ਪਿਓ ਦੀ ਕੁਝ ਜਹਾਇਤਾ ਕਰਨ । ਪਰ ਭੈਲੇ ਨੇ ਉਨ੍ਹਾਂ 
ਨਹ ਹਦਾਇਤ ਕੀਤੀ_ਹੋਂਈ ਹੈ, ਕਿ ਘਰੋਂ” ਬਾਹਰ ਬਿਨਾਂ 
ਮਤਲਬੋ" ਕਿੜੇ ਨਹੀ" ਜਾਣਾ । ਅੱਜ ਕਲ ਦੇ ਜ਼ਮਾਨੌ ਦੇ 
ਲੋਕਾਂ ਤੋ ਉਹ ਬਹੁਤ -ਭੱਰਦਾ ਹੈ । ਉਹਦੀ ਸਦ ਬੀਮੈ/ਰ 
ਰਹਿਣ ਵਾਲੀ ਘਰ ਵਾਲੀ ਤੇ ਉਹ ਆਪਣੀਆਂ ਵਿਆਹੁਣ 
ਵਾਲੀਆਂ ਜਵਾਨ ਦੋ ਧੀਆਂ ਨੂੰ ਵੇਖ-ਵੇਖਕੋ ਹਰਉਕਿਆਂ 
ਦੀ ਛੁਰੀ ਨਾਲ ਆਪਣੇ ਦਿਲ ਨੂੰ ਵਿੰਨ੍ਹਦੇ ਰਹਿੰਦੇ ਨੇ । 
ਭੋਲੇ ਕੋਲੋ ਜਿੰਨਾ ਹੁੰਦਾ ਹੈ, ਆਪਣੀ ਬੀਮਾਰ 
ਪਤਨੀ ਦਾ ਇਲਾਜ ਕਰਵਾਉ'ਦਾ ਹੈ । ਉਹਦੀ ਪਤਨੀ 
ਦੀ ਬੀਮਾਰੀ ਇਹੋ ਜਿਹੀ ਹੈ ,ਕਿ ਲਗਦੈ, ਕਿ ਉਹ 
ਮੁੱਕੋਗੀ ਤਾਂ ਬੀਮਾਰੀ ਉਹਦਾ ਖਹਿੜਾ 'ਛ੍ੱਡੇਗੀ । 
ਵੱਲ, ਜੋ ਕਿ ਡਾਕਟ੍ਜ਼ ਆਮ ਤੌਰ 'ਤੇ ਬੀਮਾਰਾਂ ਨੂੰ 
ਖਾਣ ਦੀ ਹਦਾਇਤ ਕਰਦੇ ਨੇ, ,੍ਰੇਲਾ ਕਦੀ ਵੀ ਆਪ੍ਣੀ 
ਪਤਨੀ. ਨੂੰ ਕੋਈ _ਫੱਲ ਲਿਆਕੇ ਨੁਹੀਂ`.ਦੇ ਸਕਿਆ.। 
ਉਹਦਾ ਵਿਚਾਰ ਏ, ਜੇ ਉਨ੍ਹਾਂ ਵਰਗਿਆਂ ਨੂੰ ਢਿੱਡ ਭਰਕੇ 
ਰੋਟੀ ਮਿਲੀ ਜਾਵੇ, ਤਾਂ ਉਹੀ ਬਹੁਤ ਹੈ। ਫੁੱਲ ਦੀ ਗੱਲ 
ਜਿਵੇ ਉਹਦੇ ਵਰਗੇ ਸੋਚ ਹੀ ਨਹੀ'-ਸਜ਼ਦੇ । ਨਾਲੇ.ਆੱਜ 
ਕਲ ਫੱਲ ਐਨੇ ਮਹਿੰਗੇ ਹੋ ਗਏ ਨੇ ਕਿ ਗ਼ਰੀਬ ਆਦਮੀ 
ਉਨ੍ਹਾਂ ਦਾ ਰੋਟ, ਫੱਲ-ਵੇਜ਼ਣ ਵਾਲਿਆਂ ਤੋ" ਪੁੱਛਦਾ ਡਰਦਾ 
ਰਹਿੰਦਾ ਹੈ, ਝਿਜਕਦਾ ਰਹਿੰਦਾ ਹੈ ਅੱਗ ਲਗ੍ਰਣੀ ਇਸ 
ਮਹਿੰਗਾਈ ਨੇ ਸਾਰੀਆਂ ਚੀਜ਼ਾਂ ਨੂੰ ਆਪਣੀ ਲਪੇਟ ਵ੍ਰਿਚ 
ਲੈ ਰੱਖਿਆ ਹੈ । 
ਭੇਲੈ ਦੇ ਦਿਮਾਗ਼ ਵਿਚ,ਕਦੀ-ਕਦੀ ਇਹ ਖ਼ਿਆਲ 
ਜਰੂਰ ਗੇੜੇ ਕੱਢਣ ਲਗ ਪੈੱਦ ਹੈ ਕਿ- ਜਿੰਨੀ ਉਹ ਹੁੱਡ- 
ਭੈਨਵੀ ਮਿਹਨਤ ਕਰਦਾ ਹੈ, ਉਨਾ ਉਸਨੂੰ ਉਸੁਦਾ ਫੱਲ੍ਹ 
ਨਹੀ ਮਿਲਦਾ । ਪਤਾ ਨੂਹੀ' ਕਿਉ” ? ਕੀ -ਇਰ੍‌ ਉਹੂਦਾ 
ਹੱਕ ਨਹੀ" $ ਪਤਾ ਨਹੀ ਉਹ ਆਪਣਾ ਜੁੱਕ, ਪ੍ਰਾਪਰੰਤ , 
ਕਿਉ” ਨਹੀਂ ਕਰ ਸਕ੍ਰਦਾ ? ਉਸਨੂੰ ਉਹ -ਲੋਂਕੇ ਮੂਰਖ਼ 
ਲਗਦੇ ਨੇ, ਜੋ ਇਹ ਕਹਿੰਦੇ ਨੌ ਕਿ ਬੈਂਦੇ ਨੂੰ ਚੁਪ ਚਾਪ ' 
ਮਿਹਨਤ ਕਰੀ ਜਾਣੀ ਚਾਹੀਦੀ ਹੈ, ਫੱਲ ਦੀ ਸ਼ਾਹਸ਼ ਨਹੀ” 
ਕਰਨੀ ਚਾਹੀਦੀ 1 ਫੱਲ ਦੀ ਪ੍ਰਾਪਤੀ ਤਾਂ ਰੱਬ ਦੀ ਕ੍ਰਿਪਾ 
ਨਾਲ ਹੁੰਦੀ ਹੈ । ਫਿਰ ਉਹ ਬੁੜਬੜਾਂਦਾ ਹੋਇਆ ਹੌਲੀ 
ਜਿਹੀ ਕਹੇਗਾ, 'ਭੂਤਨੀ ਦਾ ਰੱਬ ਆਪ ਮਿਹਨਤ੍‌ ਕਰਦਾ 
ਨਹੀ” । ਉਹ ਆਪ ਸ "ਡੇ.ਵਾਂਗ ਖ਼ੂਨ-ਪਸੀਨਾ ਇਕ ਕਰੋ, 
ਤਾਂ ਉਸਨੂੰ ਪਤਾ ਲੱਗੇ ਕਿ ਉਂਦੌ' ਮਨ ਕਿੰਨਾ ਦੁਖੀ ਹੁੰਦਾ 
ਹੈ, ਜਦੋ” ਮੇਰੇ ਵਰਗੇ ਮਿਹਨਤ ਕਰਦੇ ਨੈ ਤੇ ਉਸਦਾ ਫੱਲ 
ਹੋਰਨਾਂ ਨੂੰ ਮਿਲਦਾ ਹੈ ।'” 
ਜਿਸ-ਡਾਕਟਰ ਪਾਸੋ'.ਭੇਲਾ ਕਦੀ-ਕਦਾਈ” ਆਪਣੀ 
ਬੀਮਾਰ ਪਤਨੀ ਵਾਜਤੇ ਦਵਾਈ ਲੌਕੋ ਜਾਂਦਾ ਹੈ, ਉਚ 
ਡਾਕਟਰ ਕਈ ਵਾਰੀ ਊਸਨੂੰ ਆਖਦੇ ਕਿ -ਤੂੰ ਆਪਣੀ 
23 


ਘਰਵਾਲੀ ਨੂੰ ਫਲਾਂ ਦਾ ਜਸ ਫ਼ਲ ਆਦਿ ਜਰੂਰ ਖਾਣੇ 
ਨੂੰ ਦਿਆ ਕਰ । ਉਠਾਂ ਉੱਹੇ ਮਨ ਮਾਰਕੇ ਡਾਕਟਰ ਦੀ 
ਹਦਾਇਤ ਚੁਪਚਾਪ ,ਸ੍ਣਾ ਲੈਦਾ ਹੈ, ਮੂੰਹਾਂ ਕਰਝ ਨਹੀ” 
ਕਹਿੰਦਾ । ਜਿਵੇਂ ਕੁਝ, ਕਹਿਣ ਲਈ ਉਸਨੂੰ ਬੜੇ ਹੋਸਲੇਂ 
ਦੀ ਲੋੜ ਹੁੰਦੀ ਹੈ । ਤੇ ਆਪਣੀ. ਬੀਮਾਰ -ਘਰਵਾਲੀ) ਨੂੰ 
ਫੱਲ ਨਾ ਲਿਆਕੇ ਦੇ ਸਕਣਾ, ਉਸਨੂੰ ਉਸੇ ਤਰ੍ਹਾਂ ਜਾਪਦਾ 
ਹੈ, ਜਿਵੇ ਉਹ ਆਪਣ੍ਹਾ ਇ੍੍ਿ ਹੋਰ ਹੱਕ ਪ੍ਰਾਪਤ ਨਹੀਂ 
ਕਰ ਸਕਿਆ । , ਰਾ 

ਫੱਲ ਖਾਣ ਤਰ ਭੇਲੋਂ ਦਾ ਵੀ ਬੜ! ਜੀਅ ਗੁ ਕ੍ੁਰਦਾ 


ਵਿਚਾਰ ਚਰਚਾ : ” 

ਰੂੜ੍ਹੀਵਾਦ ਵਿਰੂਧ ਸਕ ਸੁੰਰਜੀਤੇ ਗਿੱਲ 

ਬੀਤੇ ਦਿਨੀ` ਇਕ “ਮਾਰਕਸੀ ਆਗ੍ਰ ਨੇ ਪਾਰਟੀ 

ਵਰਕਰਾਂ ਨੂੰ ਸੈਥੋਧਨ ਕਰਦਿਆਂ $4ਹਾ ਕਿ ਗ਼ਟਰ ਪਾਰਟੀ? 
ਬੱਬਰ ਲਹਿਰ, ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਤੇ 
ਸਾਥੀਆਂ ਦੇ ਵਿਰਸੇ ਤੋਂ ਸਮੁੱਚੀ ਇਿਨਕਲਾਬੀ ਲਹਿਰ ਦੇ 
ਵਾਰਸ ਅਸੀ” (ਕਮਿਊਨਿਸਟ) ਹਨ, ਪਰੰਤ੍ਹ ਲੌਕ ਫਿਰਕ੍ਹਆਂ 
ਤੇ ਖਾਸ ਕਰਕੇ ਅਕਾਂਲੀਆਂ ਨਾਲ ਹਨ ?" ਉਕਤ 
ਮਾਰਕਸੀ ਆਗੂ ਵਲੋ" ਖੜਾ ਕੀਤਾ ਗਿਆ ਸਵ:%, ਸਮੁੱਚੀ 
ਖੱਥੀ ਤੇ ਜਮਹੂਰੀਂ ਲਹਿਰੇ ਸਾਹਮਣੇ ਇਕ ਮੰਖ' ਸਵਾਲ 
ਹੈ, ਜਿਸ ਦਾ ਉਤੂਰ ਲਭੇ ਬਿਨਾਂ ਅੰਜੋਕੀ ਸਥਿਤੀ ਵਿਚੋ 
ਨਿਕਲਣ, ਕਮਿਉਂਨਿਸਟ ਤੇ ਜਮਹੂਰੀ ਲਹਿਰ ਨੂੰ ਅਗ 
ਖੜਨਾ ਸੰਭਵ ਨੁਹੀਂ` ਹੋ ਸਕਦਾ । ਇੰਸ ਲਈ ਇਸ ਮਸੇਲੋ 
ਨੂੰ ਯੋਖਣਾ ਬਹੁਤ .ਜ਼ਰ੍ਰਰੀ-ਹੈ । ਬੀਤੇ” ਸਮੋ ਵਿਚ ਸਿੱਖ 
ਰ੍ੜ੍ਹੀਵਾਦ, (00894008115੧) ਸਮੁੱਚੀ ਜਮਹੂਰੀ 
ਲਹਿਰ ਲਈ ਇਕ ਮਸਲ! ਚਿਹਾਂ ਹੈ । ਅੰਗਰੇਜ਼ ਸਾਅਰਾਜੀ 
ਫਿਰਗ੍ਹ_ਰ੍ੜ੍ਹੀਵਾਦ'ਨੂੰ ਵਰਤਕੇ ਲੌਕਾਂ ਦੇ ਏਕੇ ਨੂੰ ਤੌੜਨ 

ਦਾ ਕੈਮ ਕਰਦੇ ਰਹੇ ਹਨ । ਚਾਹੀਦਾ ਤਾਂ ਇਹ ਸੀ, ਕਿ 
ਭਾਰਤ ਦੀ ਨਵੀ” ਸਰਮਾਏਦਾਜ-ਜਗੀਰਦਾਰੈ ਹਾਕਮ 
ਜਮਾਤ ਲੌਕਾਂ ਵਿਚ 'ਕੌਮੀ ਤੇ ਦੇਸ਼ ਭਗਤੀ ਦਾ ਜਜ਼ਬਾ 
ਪਰਬੱਲ ਕਰਨ ਲਈ ਇਸ ਫਿਰਕ੍ਹ ਕੋਹੜ ਨੂੰ ਖਤਮ 
ਕਰਨ ਦਾ ਯਤਨ ਕਰਦੀ । ਪਰੰਤ੍ਰ ਇਸ ਨੇ ਇਸ਼ ਤੋ" 
ਉਲਟ ਸਅਰਜੀ ਹਥਿਆਰ ਨੂੰ ਖੰਢਾ ਨਹੀ ਹੋਣ ਦਿੱਤਾ, 
ਬਲਕਿ ਉਸੇ ਤਰ੍ਹਾਂ ਵਰਤੋ" ਵਿਚ ਲਿਆਂਦਾ ਹੈ 1 ਲੋਕਾਂ 
ਦੇ ਫਿਰਕੂ ਜਜ਼ਬਿਆਂ ਨੂੰ ਵਾਰ ਵਾਰ ਉਭਾਰਕੇ ਲੋਕਾਂ ਨੂੰ 
ਪਾੜਕੇ, ਫੁੱਟ ਨੂੰ ਆਪਣੇ ਜਮਾਤੀ ਹਿਤਾਂ ਲਈ ਵਰਤਿਆ 
ਹੈ। ਇਹੋ ਕਾਰਨ ਹੈ ਕਿ ਆਜ਼ਦੀ ਦੇ ਐਨੇ ਵਰ੍ਹਿਆਂ 
ਪਿਛੋ ਵੀ ਲੋਕਾਂ ਵਿਚ ਦੇਸ਼ ਭਗਤੀ ਤੇ ਕੌਮੀ ਜਜ਼ਬੇ 
ਪਰਬਲਤਾ ਦੀ ਤਾ ਫਿਰਕ੍ਰ ਭਾਵਨਾਵਾਂ ਸ਼ਕਤੀਸ਼ਾਲੀ ਹਨ । 
ਹਾਕਮ ਜਮਾਤ ਨੇ ਧਰਮ-ਨਿਰਲੇਪੁਤਾ ਦੇ ਅਰਥ ਸਾਰੇ 
ਧਰਮਾ ਨੂੰ ਮੰਨਣ ਦੋ ਕਢੇ ਹਨ । ਇਸੇ ਲਈ ਪ੍ਰਧਾਨ 
ਮੰਤ੍ਰੀ ਤੋ' ਲੈ ਕੇ ਵਜ਼ੀਰਾਂ ਤਕ ਸਾਰੇ ਧਰਮ' ਅਸਥਾਨਾਂ 
ਵਿਚ ਜਾਂ ਕੇ ਮੱਥੇ, ਰਗੜਦੇ ਹਨ । ਵਹਿਮ - ਪ੍ਰਸਤੀ ਤੇ 
34 


ਹੈ! ਇਹ ਉਸਦੀ ਇੱਛਾ ਹੈ ਕਿ-ਉਹ ਵੀ ਕੋਈ 'ਫ਼ਰੂਟ' 
ਖਾਏ । ਉਸਦੀ ਇਹ ਇੱਛਾ ਉਸਨੂੰ ਆਪਣੀ ਨਾ ਪੂਰੀ ਹ 
ਸਕਣੇ ਵਾਲੀ ਇਕ ਤਮੰਨਾ ਵਾਂਗ ਹੀ ਲਗਦੀ ਹੈ, ਹੱਕ 
ਨਹੀ” । ਕਾਸ਼ !'ਉਹ ਆਪਣੀ ਇਸ ਇੱਛਾ ਨੂੰ, ਇੱਡਾ ਨਾ 
ਸਮਝੇ, ਆਪਣਾ ਜੀਇਜ਼ ਹੱਕ ਸੈਮੇਝੋ ਤੇ ਇਸਨੂੰ ਪ੍ਰਾਪਤ 
ਕਰਨ ਲਈਂ ਉਹ” ਜੂਝੇ, ਸੈਘਰਸ਼ ਕਰੇ ! ਇਸ ਤੋ ਪਹਿਲਾ 
ਕਿ ਉਸਦੀ' ਬੀਮਾਰ-ਪਤਨੀ ਫੱਲ ਖਾਣ ਦੀ 'ਖ਼ਾਂਸਜ਼ ਦਿਲ 


'ਚ'ਲੌਕੇ ਮਰ ਜਾਵੇ। ” “` ਦੱ 


ਗੁੜ੍ਹੀਵਾਂਦ ਦਾ ਪ੍ਰੰਚਾਰ ਕੌਰਂਦੇ' ਹਨ) ਹਰ ਕੈਮ ਜੋਤਸ਼ੀਆਂ ` 
ਤੇ ਤਾਂਤਰਿਕਾਂ ਤੇ ਪੁੱਛਕੇ ਕਰਦੇ ਹਨ । ਸਾਧਾਰਨ ਲੌਕਾਂ 
ਦੀਅਗਿਆਨਤੜਾ ਤੇ ਅੰਧ-ਵਿਸਵਾਸ਼ੀ ਦਾ ਲਾਭ ਉਠਾਕੇ 
ਮੜ ਗੱਦੀਆਂ ਤੇ ਬ਼ਰਾਜਮਾਨ ਹੁਂਦੇ ਹਨ । ਪਰੋਤ੍ਰ ਫਿਜਕ੍ਰ” 
ਨੁੜੀਵਦ ਜਿਥੇ ਹਾਕਮ ਜਮਾਂਤ ਦੇ' ਹਿੱਤ ਵਿਚ ਜਾਂਦਾ ਹੈ, 
ਉਥੇ ਸਾਮਰਾਜ ਤੇ ਉਸਦੇ ਪੱਖੀ-ਦੀ ਇਸਨੂੰ ਆਪਣ ਹਿੱਤ 
ਵਿਚ ਵਰਤਦੇ ਹਨ । ਅੱਜ ਸਮਰਾਜੀ` ਏਜੈਸੀਆਂ ਹਠ 
ਕਿਸਮ ਦੇ ਰ੍ਰੜੀਵਾਦ ਨੂੰ ਸਹਾਇਤੇ ਦੇ 'ਰਹੀਆਂ` ਹਨ ।. 
ਜਿਥੇ ਅਮਮੀਰੀ ਸਾਜਰ'ਜੀ 'ਤੇ ਉਦੇ. ਪੱਖੀ ਵੀ ਇਸ ਨੂੰ 
ਆਣੇ ਹਿੱਤ ਵਿਚ: ਵਰਤਦੇ ਹਨ । ਐਜ ਸਾਮਰਾਜੀ 
ਏਜੋਸੀਆਂ ਹਰ ਕਿਸਮ ਦੇ ਰ੍ਰੜੀਵਾਦ ਨੂੰ ਸਹਾਇਤਾ 
ਦੇ ਰਹੀਆਂ ਹਨ । 'ਜਿਥੇ ਅਮਰੀਕੀ ਸਾਮਰਾਜੀ ਕਰੋੜਾਂ 
ਫ਼ਾਲਰ ਤੋ ਹੌਰ ਸਾਧੰਨ ਰੂੜੀਵਾਦ ਦੇ -ਪਸਾਰ ਲਈ ਖਰੇਚ 
ਕਰ ਰਹੇ ਹਨ । ਉਥੇ ਸਾਊਦੀ'ਅਰਬ ਵਰਗੇ ਦੇਸ਼ ਇਸ- 
ਲਾਮੀ ਰੂੜੀਵਾਦ ਨੂੰ ਸ਼ਹਿ ਦੇ ਰੁਹੇ ਹਨ । ਪੰਜਾਬ ਵਿਚ 
ਪੰਲਿਖ ਰ੍ਰੜੀਵਾਦ ਦੇ ਪਸਾਰ ਪਿਛੋ ਅਮਰੀਕੀ ਸਾਮੰਰਾਜੀਆਂ 
ਦਾ ਹੱਥ ਕਿਸੇ ੜੋ ਲੁਕਿਆ ਹੋਇਆ ਨਹੀ” ਹੈ । ਸਿਖ 
ਰੂੜੀਵਾਦੀਆ ਨੇ ਆਪ.ਵੀ ਇਸ ਗੋਲ ਨੂੰ ਲੁਕਾਉਂਣ ਦਾ 
ਕੋਈ ਯਤਨ ਨਹੀ” ਕੀਤਾ । ਪਰੰਤ੍ਰ ਦੂਜੇ ਖਾਸੇ ਹਿੰਦੂ 
ਰ੍ੜ੍ਹੀਵਾਦੀਆਂ ਦੀ ਪਿੱਠ ਤੇ ਵੀ ਉਹੋ ਹੀ ਅਮਰੀਕੀ 
ਸਾਮਰਾਜ ਹੈ । 


ਇਸ ਵਿਚ ਸ਼ੱਕ ਨਹੀ” ਕਿ ੜ੍ਰਾਰਤ ਦੀ ਹਾਕਮ 
ਜਮਾਤ “ਇਕ ਸੀਮਤ ਹੱਦ,ਤਕ, “ ਫ੍ਰਣੂ ਰ੍ਰੜੀਵਾਦ ਤੇ 
ਹੋਰ ਪਾੜ੍ਹ _ਰਝਾਨਾਂ ਨੂੰ ਆਪਣੇ ਜਮਾਤੀ _ਹਿਤਾਂ ਲਈ 
ਵਰਤਦੀ" ਹੈ । ਪਰੰਤ੍ਰ ਦੇਸ਼_ਦੇ ਕਿਸੇ ਹਿੱਸੇ ਦਾ-ਵੱਖ_ਰੋ 
ਜਾਣਾ ਇਸ ਨੂੰ ਵਾਰ੍ਹਾ ਨਹੀ” ਹੈ । ਕਿਉਕਿ ਮੰਡੀਆਂ ਦੀ 
ਹੰਢਸ ਮੰਡੀਆਂ ਭਾਲਦੀ ਤੋ ਖੋਹੰਦੀ ਹੈ, ਗ਼ੁਆਉ"ਦੀ 
ਨਹੀ । ਦੇਸ਼ ਦੇ ਟੁਕੜੇ ਹੋਣ ਤੇ ਉਥੇ ਆਪਣੀ ਹੱਥ ਠੋਕੀ 
ਸਰਕਾਰ ਕਾਇਮ ਕਰਨੀ ਸਾਮਰਾਜੀ ਖੋਡ`ਹੈ । ਭਾਰਤ ਦੇ 
ਟੁਕੜੇ ਇਸੇ ਲਈ ਕੀਤੇ ਗਏ ਸਨ। ਹੁਣ ਫਿਰ ਉਹ ਖੇਡ 
ਮੁੜ ਪੰਜਾਬ, ਆਸਾਮ ਤੇ ਦੇਸ਼ ਦੇ ਪੂਰਬੀ ਖੇਤਰ ਵਿਚ 
ਖੇਡੀ ਜਾ ਰਹੀ ਹੈ । ਪੰਜਾਬ ਦਾ ਸਿੱਖ ਰ੍ਰੜੀਵਾਦ ਮੁਖ ਤੋਰ 


ਤੇ ਸਾਮਰਾਜ ਦੇ ਅਤੇ ਪਿਛੇ ਖਿੱਚ੍ਰ ਜ ਜੀਰਦਾਨ ਜਮਾਤ' ਦੇ 
ਹਿੱਤ ਪਰਦਾ ਹੈ । ਇਸ ਜਵਾਲ ਤੇ ਆਮ ਤੌਰ ਤੇ ਭਾਰਤ` 
ਦੀ ਸਰਮਾਏਦਾਰ ਜਗੀਰਦਾਰ ਹਾਕਮ ਜਮਾਤ ਤੇ ਸਾਖ਼ੁਰਾਜ 
ਨੂੰ ਇਕੋ ਜੁੰਮਰੇ` ਵਿਚ ਰਖਿਆ ਜਾਂਦਾ ਹੈ । ਇਹਨਾਂ ਦੀ 
ਆਪਸੀ ਵਿਰੇਂਧਤਾਈ.ਨੂੰ ਉਨਾ ਹੀ ਅਖੋਂ` ਪਰੋਖੇ. ਕਰ 
ਦਿਤ' ਜਾਂਦਾਂ ਹੈ । ਇਸ ਦੇ ਨਾਲ ਹੀ ਸੰਸਾਰ ਸਮਰਾਜ 
ਤੇ ਉਸਦੇ ਮੋਹਰੀ ਅਮਰੀਕੀ ਸਾਮਰਾਜ ਨੂੰ ਸੋਵੀਅਤ ਯੂਨੀ- 
ਅਨੁ ਦੇ ਦੌਸ਼ੀ ਗਰਦਾਨਿਆ ਜਾਂਦਾ ਹੈ । ਇਥੇ. ਜ੍ਰਿਥੇ 
ਅਮਰੀਕੀ ਸਾਮਰਾਜ਼ ਸੈਸਾਰ ਗ਼ਲਬੇ ਲਈ ਸਾਰੋਂ ਸੌਸਾਰ ਨੂੰ 
ਐਟਮੀ ਜੰਗ ਦੀ ਭੱਠੀ ਵਿਚ ਝੋਕਣ ਤੇ ਤੁਲਿਆ ਹੋਇਆ 
ਹੈ, ਅਤੇ ਸੈਸਾਰ ਵਿਆਪੀ ਸਮਾਜਵਾਦੀ ਢਾਂਚੇ ਨੂੰ ਤਬਾਹ' 
ਕਰਨਾ ਚਾਹੁੰਦਾ ਹੈ । ਉਥੇ ਸੋਵੀਅਤ,ਯੂਨੀਅਨ ਉਸਦੀਆਂ 
ਲਾਲਸਾਵ ਦੇ ਰਾਹ ਵਿਚ ਸਭ ਤੋਂ ਵੱਡਾ ਅੜਿਕਾ ਹੈ ! 
ਅਜਿਹੀ ਸਥਿਤੀ ਵਿਚ ਦੋਨਾਂ ਧਿਰਾਂ ਨੂੰ ਸਾਮਰਾਜੀ ਤੇ 
ਜੋਟਾਬਾਜ਼ ਕਹਿਣ ਦੇ ਅਰਥ ਸਾਮਰਾਜ ਤੇ ਜੈਗਬਾਜ਼ਾਂ ਦੇ 
ਹੱਕ ਵਿਚ ਖੜੌਣੀ ਹੋਵੇਗਾ । 
ਭ'ਰਤ ਦੀ ਸਥਿਤੀ ਵਿਚ ਅਮਰੀਕੀ ਸਾਮਰਾਜ 
ਇਸ ਨੂੰ ਚਾਰੇਂ ਪਾਸਿਉ” ਘੇਰਾ ਪਾ ਰਿਹਾ ਹੈ ਅਤੇ ਗਵਾਂ- 
ਢੀਆਂ ਨੂੰ ਮਾਰ੍ਹ ਹਥਿਆਰਾਂ ਨਾਲ ਲੌਸ ਕਰ 'ਰਿਹਾ ਹੈ । 
ਪਾਕਸਤਾਨ, ਬੰਗਲਾ ਦੇਸ਼, ਲੰਕਾ, ਡੀਗੌ ਗਾਰਸ਼ੀਆ ਇਸ 
ਦੇ ਸਬ੍ਰਤ ਹਨ । ਦੂਜੇ ਪਾਸੇ ਸੋਵੀਅਤ ਯੂਨੀਅਨ ਇਸ ਨੂੰ 
ਸਨਅਤੀ ਤੇ ਫੌਜੀ ਤੌਤ 'ਤੇ ਆਤਮ ਨਿਰਭਰ ਹੋਣ ਵਿਚ 
ਸਹਾਈ ਹੋਂ ਰਿਹਾ ਹੈ । ਸੋਵੀਅਤ੍ਰ ਸਹਾਇਤਾ ਭਾਰਤ ਦੀ 
ਸਰਮਾਏਦਾਰੀ ਨੂੰ .ਆਤਮ ਨਿਰਭਰ ਹੋਣ ਤੇ ਸਾਮਰਾਜੀ 
ਦਬਾਅ ਤੋਂ" ਮੁਕਤ ਰਹਿਣ ਵਿਚ ਸਹਾਈ ਹ੍ਰੰਦੀ ਹੈ । 
ਅਜੋਕੇ ਸੈਸਾਰਕ ਢਾਂਚੇ ਵਿਚ ਭਾਰਤ ਦਾ ਆਪਣਾ ਅਸ- 
ਥਾਨ ਅਹਿਮ ਹੈ । ਇਸ'ਵਿਚ ਕੋਈ ਸ਼ਕ ਨਹੀ ਹੈ ਕਿ 
ਭਾਰਤ ਦੀ ਚਲਾਕ ਸਰਮਾਏਦਾਰੀ ਆਪਣੇ ਹਿਸਾਬ ਨੂੰ ਮੁਖ 
ਰਖਕੇ ਵਿਦੇਸ਼ ਨੀਤੀ ਬਣਾਉ”ਦੀ ਹੈ । ਇਸ ਦੇ ਹਿੱਤ ਇਸ 
ਤੋ` ਅਜਿਹੀਆਂ-ਗੱਲਾਂ ਅਖ੍ਵਾਉ'ਦੇ ਹਨ; ਜਿਹੜੀਆਂ 
ਅਮਰੀਕੀ ਸਾਮਰਾਜ ਨੂੰ ਚੈਗੀਆਂ ਨ੍ਹੀ',ਲੁਗਦੀਆਂ । ਇਸ” 
-ਲਈ ਉਹ ਭਾਤਤੀ ਸਰਮਾਏਦਾਰੀ ਨੂੰ ਆਪਣੇ ਅਨੁਸਾਰ 
ਢਾਲਣ .ਲਈ ਇਸ ਉਤੇ ਅੰਦਰ੍ਰੋ' ਤੇ ਬਾਹਰੋ" ਦਬਾਅ 
ਪਾਉਦ੍ਾ ਹੈ । ਇਹਨਾਂ ਦਬਾਵਾਂ, ਵਿਚ ਇਕ ਦਬਾਅ 
ਰੜ੍ਹੀਵਾਦੀ ਤੇ ਵਖਵ੍ਰਾਦੀ ਲਹਿਰਾਂ ਦੀ ਹਮਾਇਤ ਕਰਨਾ 
ਹੈ। ਉਹ ਚਾਹੁਦਾ ਹੈ ਕਿ ਜੇਕਰ ਭਾਰਤ`ਦੀ ਹਾਕਮ 
ਜਮਾਤ ਉਸਦੀ ਮ਼੍ਜ਼ੀ ਅਨਸਾਰ।ਨਹੀ' ਚਲਦੁ ਤਾਂ ਦੇਸ 
ਦੇ ਅਜਿਹੇ ਟੁਕੜੇ ਕਰ ਦਿਤੇ ਜਾਣ ਜਿਥੋਂ` ਦੀ ਕਾਬਜ਼ 
ਜ੍ੈਡਲੀ ਉਹਦੀ ਹੱਥ ਠੌਕਾ ਹੋਂਵੇ ਤੋਂ ਕੈਵਲ ਉਸਦੇ ਸਹਾਰੇ 
ਜਿਉ'ਦੀ ਰਹਿ ਸਕੇ । ਜਿਵੇ' ਪਾਕਸਤਾਨ, ਦਖਣੀ ਕੋਰੀਆ 
ਚਿੱਲੀ ਤੇ ਹੋਰ ਥਾਵਾਂ ਦੀਆਂ ਡਿਕਟੇਟਰ ਜੁੰਡਲੀਆਂ ਹਨ । 


ਪਿ 


ਇਸ ਲਈ ਰੂੜੀਵਾਦ ਵਿਰੁਧ ਲੜਨ, ਸਸੇੱ 
ਆਵਸ਼ਕ ਤੌਰ ਤੇ ਸਾਮਰਾਜ ਵਿਰੁਧ ਲੜਨਾ ਹੋਵੇਗਾ । 
ਰ੍ਰੜੀਵਾਦ, ਜਗੀਰਦਾਰੀ ਸੋਚ ਤੇ ਧਾਰਮਿਕ ਪਿਛੋ ਖਿਚ੍ਹ- 
ਪੁਣੇ ਤੇ ਧਾਰਮਕ ਕਟੜਤਾ ਨੂੰ ਆਧਾਰ ਬਣਾਉ'ਦਾ ਹੈ। 
ਇਸ ਦਾ ਖੁੱਲ ਖਿਆਲੀ ਉਦਾਰਤ ਵਿਗਿਆਨ ਤੇ ਤਰਕ 
ਨਾਲ ਬੁਨਿਆਦੀ ਵਿਰੋਂਧ ਹੁੰਦਾ ਹੈ। ਇਹ ਲੌਕਾਂ ਦੀ 
ਗਰੀਬੀ, ਬੇਬਸੀ, ਅਗਿਆਨਤਾ ਨੂੰ ਆਪਣੇ ਹਿਤ ਵਿਚ 
ਵਰਤਦਾ ਹੈ । ਲੌਕਾਂ ਸਾਹਮਣੇ ਮਜ਼ਹਬ ਦੀ ਵਿਆਖਿਆ 
ਸੈਕੀਰੋਨ ਢੰਗ ਨਾਲ ਕਰਦਾ ਹੈ । ਪਿਛਲੇ ਸਮੇ` ਵਿਚ 
ਸਿੱਖ਼ ਰ੍ਰੜੀਵਾਦ ਇਸੇ ਰੂਪ ਵਿਚ ਲੋਕਾਂ ਸਾਹਮਣੇ ਪੇਸ਼ 
ਹੋਇਆ ਹੈ,। ਪਰੈਤ੍ਰ ਇਸ ਰ੍ਰੜੀਵਾਦ ਦਾ- ਸਿਖ ਮਜ਼ਹਬ 
ਦੀਆਂ ਹਕੀਤੀ ਪਰੈਪਰਾਵਾਂ ਨਾਲ ਕੋਈ ਸਬੈਧ ਨਹੀ” ਹੈ । 
ਸਿੱਖ ਮਜ਼ਹਬ ਅੰਦਰ ਫਿਰਕੂ ਸੈਕੀਰਨਤਾ', ਮਜ਼ਹਬੀ 
ਕੱਟੜਪੁਣਾ, ਅੰਧ ਵਿਸ਼ਵਾਸੀ ਤਰਕ ਹੀਣਤਾ, ਤੇ ਕਰਾਮਾਤਾਂ 
ਵਿਚ ਵਿਸ਼ਵਾਸ਼ ਨੂੰ ਕੋਈ ਥਾਂ ਨਹੀ' ਹੈ । ਜਿੱਖਾਂ ਨੇ ਕਿਸੇ 
ਸਮੇ” ਵੀ ਇਥੋ ਤਕ ਕਿ ਰਾਜਸੱਤਾ ਹੱਥ ਆਉਣ ਤੇ ਵੀ 
-ਫਿਰਕੂ ਸੈਕੀਰਨਤਾ ਤੇ ਮਜ਼ਹਬੀ ਕੱਟੜਪੁਣੇ ਦਾ ਪ੍ਰਗਟਾਵਾ 

ਨਹੀ” ਕੀਤਾ ਹੈ। ਗੁਰ੍ਹ ਨਾਨਕ ਦੇਵ ਨੇ ਤਰਕ ਹੀਣਤ' ਤੇ 
ਪਅੰਧਵਿਸ਼ਵਾਸ਼ੀ ਵਿਰੁਧ ਤਰਕ ਰਾਹੀ" ਸੋਘਰਸ਼ ਕੀਤਾਂ। ਉਹ 
ਜਿਥੇ ਵੀ ਹਰਦ੍ਰਾਰ ਮੱਕੇ, ਬਗਦਾਦ ਜਾਂ ਤਿੱਬਤ ਗਿਆ ਸਭ 
ਥਾਈ” ਤਰਕ, ਰਾਹੀ” ਅੰਧ ਵਿਸ਼ਵਾਸੀ ਦਾ ਖੰਡਨ ਕੀਤਾ । 
ਉਹਨੇ ਧਾਰਮਕ ਅਡੇਬਰ ਦੀ ਥਾਂ ਕੇਵਲ ਨਾਮ ਜਪਣ ਦੀ 
ਤਲਕੀਨ ਕੀਤੀ _ ਜਿਹੜਾ ਹਰ ਕਿਸਮ ਦੀ ਕਿਰਤ 
ਕਰਦਿਆਂ, ਹਲ ਵਾਹੁੰਦਿਆਂ, ਜੁੱਤੀ ਸਿਉਦਿਆਂ ਵੀ 
ਜ।ਪਆ ਜਾ ਸਕਦਾ ਹੈ । ਸਿੱਖ ਮਜ਼ਹਬ ਵਿਚ ਕਰਾਮਾਤ 
ਲਈ ਮੌਤ ਦੀ ਸਜ਼ਾ ਹੈ। ਬਾਬਾ ਅਟੱਲ ਤੇ ਬਾਬਾ ਗੁਰ- 
ਦਿਤਾ ਦੀਆ ਸਾਖੀਆਂ ਇਸ ਗੱਲ ਦੀਆਂ ਗਵਾਹ ਹਨ । 
ਇਹ ਸਜ਼ਾ ਦੇਣ ਵਾਲਾਂ ਹ੍ਰੋਰ ਕੋਈ 'ਨਹੀ” ਸੀ, ਬਲਕਿ 
ਬਾਬਾ ਅਟੱਲ ਤੇ ਬਾਬਾ ਗ੍ਰਦਿਤਾ ਦੇ ਆਪਣੇ ਪਿਤਾ 
ਗੁਰ ਸਾਹਿਬਾਨ ਸਨ 1 ਸਿਖੀ ਦੀ ਪਰੈਪਰਾ ਨਾਂ ਕਿਸੇ ਤੋ” 
ਡਰਨ ਤੇ ਨਾਂ ਹੀ ਕਿਸੇ ਨੂੰ ਤਰਾਂਉਣ ਦੀ ਹੈ । ਧੌਂਸ ਨਾਲ 
ਗਲ ਮਨਵਾਉਣ ਜਾਂ ਧਰਮ ਪਰਵਤਣ .ਲਈ ਮਜਬੂਰ 
ਦੀ ਤਾਂ ਗਲ ਹੀ ਦ੍ਰਤੋ ਦੀ ਹੈ। ਇਸ ਲਈ ਗ੍ਰੜੀਵਾਦ 
ਵਿਰੁਧ ਲੜਦਿਆਂ ਸਿਖੀ ਦੀਆਂ ਆਪਣੀਆਂ ਪਜੰਪਰਾਵਾਂ 
ਦਾ ਵਰਨਣ ਕਰਨ' ਜ਼ਰੂਰੀ ਹੈ। ਇਹ ਕ੍ਝ ਡੂੰਘੇ 
ਅਧਿਅਨ ਤੇ ਠਰੰਮੇ ਨਾਲ ਸਾਧਾਰਨ ਸ਼ਰਧਾਲੂਆਂ ਦੇ 
ਜੰਜ਼ਬਿਆਂ ਨੂੰ ਠੋਸ ਲਾਉਣ ਤੋਂ” ਬਿਨਾਂ ਕਰਨਾ ਚਾਹੀਦਾ 
ਹੈ। ਸਿਖੀ ਦੀਆਂ ਸਰੀ '/ਰੰਪਰਾਵਾਂ ਨੂੰ ਬਿਆਨ ਕਰਨ 
ਸਮੋ' ਉਹਨਾਂ ਦੀ ਵਿਆਖਿਆ ਦੇਸ਼ ਭਗਤੀ, ਧਰਮ ਨਿਰ- 
ਲੋਪਤਾ ਤੇ ਲੌਕਾਂ ਦੋ ਹਕ ਵਿਚ ਭੁੰਗਭਣ ਲਈ ਕਰਨ੍ਹੀ 
ਚਾਹੀਦੀ ਹੈ । ਪਰੋਤ੍ਰ ਰ੍ਰੜੀਵਾਦ ਦੇ ਟਾਕਰੇ ਤੌ ਕੇਵਲ 
ਧਰਮ ਦੀ- ਉਲਾਰ ਵਿਆਖਿਆ ਹੀ ਕਾਂਫ਼ੀ ਨਹੀ” । ਇਸਦੇ 
95 


ਟਾਕਰੇ ਉਤੇ ਵਿਗਿਆਨਕ ਸੌਚ ਤੇ ਜਮ੍ਹਾਤੀ ਸੰਘਰਸ਼ ਦੇ 
ਸਿਧਾਂਤ ਨੂੰ ਪੇਸ਼ ਕਰਨਾ ਵੀ ਜ਼ਰ੍ਹਰੀ ਹੈ । ਜੇਂਕਰ ਧਰਮ 
ਦੀ ਪੁਨਰ ਵਿਆਖਿਆ ਤਕ ਹੀ ਸੀਮਤ ਰਿਹਾਂ 'ਜਾਵੇ ਤਾਂ 
ਇਸ ਦੇ ਧਰਮ ਪੁਨਰ ਜਾਗਰਣ ਵਿਰ ਸਹਾਈ ਹੋਣ ਦਾ 
ਖਤਰਾ ਬਣਿਆ ਰਹਿੰਦਾ ਹੈ । ਪਰਚਾਰ, ਵਿਚ ਜੇਕਰ 
ਧਾਤਮਿਕ ਹਵਾਲਿਆਂ ਤੇ ਬਿੱਥਾਂ ਦੀ. ਥਾਂ ਸੈਕ੍ਰਲਰ ਤੈ ਲੋਕ 
ਬਿੰਬਾਂ ਨੂੰ ਵਰਤਿਆ ਜਾਵੇ ਤਾਂ ਦਰੁਸਤ ਹੋਵੇਗਾ । 

ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰ੍ਰੜੀਵਾਦ 
ਵਿਰੁਧ ਕੇਵਲ ਪਰਚਾਰ ਰਾਂਹੀ' ਹੀ ਨਹੀ ਲੜਿਆ ਜਾਂ 
ਸਕਦਾ । ਇਸ ਦੇ ਨਾਲ ਨਾਲ ਲੋਕਾਂ ਨੂੰ ਜਮਾਤੀ ਤੋਰ ਤੇ 
ਚੇਤਨ ਤੇ ਜਥੱਬੈਦ ਕਰਕੇ ਆਰਥਕ ਤੈ ਰਾਜਸੀ ਸੰਘਰਸ਼ 
ਲੜਨੇ ਲਾਜ਼ਮੀ ਹਨ । ਅਮਲ ਪਰਚਾਰ ਨਾਲੋ ਵਧ 
ਕਾਮਯਾਬ ਹੈਦੀ ਹੈ । ਮਾਰਕਸ ਨੇ ਕਿਹਾ ਹੈ ਕਿ ਲੋਕਾਂ 
ਦੇ ਮਨਾਂ ਵਿਚ” ਰੱਬ ਤੇ ਮਜ਼ਹਬ ਦੀ ਜੱਕੜ ਕੇਵਲ ਗੱਲਾਂ 
ਨਾਲ ਹੀ? ਨਹੀ” ਤੋੜੀ ਜਾ ਸਕਦੀ । ਇਹ ਕੁਝ ਮਜ਼ਹਬ 
ਵਲੋ ਦਿਤੇ ਚੰਗੇ ਜੀਵਨ ਦੇ ਲਾਰਿਆਂ ਦੀ ਹਕੀਕੀ ਜੀਵਨ 


ਵਿਚ ਦੇਕੇ ਹੀਂ ਕੀਤਾ ਜਾ ਸਕਦਾ ਹੈ । ਇਸ ਲਈ ਆਜ਼- 
ਬਕ ਸੋਘਰਜ਼ ਤੇ ਆਰਥਕ ਪਰਾਪੜੀਆਂ ਵੀ ਜ਼ਰੂਰੀ ਹਨ । 

ਇਹ ਸਭ ਕੁਝ ਖੱਬੀਆਂ ਤੇ ਜਮਹੂਰੀ ਧਿਰਾਂ ਦੇ 
ਵਿਸ਼ਾਲ ਏਕੇ ਰਾਹੀ” ਹੀ ਕੀਤਾ ਜਾ ਸਕਦਾ ਹੈ । ਇਜ 
ਏਕੇ ਦੇ ਇਹ ਅਰਥ ਨਹੀ” ਹਨ ਕਿ ਆਪੋ ਵਿਚਲੋਂ 
ਸਿਧਾਂਤਕ ਵਖਰੇਵੇ' ਤੇ ਵਿਰੋਧ ਉਕੇ ਭੁੱਲਾ ਦਿਤੇ ਜਾਣ । 
ਇਹ ਗੈਰ ਵਿਗਿਆਨਕ ਸੋਚ ਹੋਵੇਗੀ । ਆਪ ਆਪਣਾ 
ਵਜੂਦ 'ਕਾਇਮ ਰਖਦਿਆਂ, ਐਪਣੀ `ਸੋਚ ਦਾ ਪਰਚਾਰ 
ਕਰਦਿਆਂ ਵੀ ਘਟੋਂ ਘੱਟ ਸਵਾਲਾਂ ਉਤੋਂ 'ਵਿਸ਼ਾਲ ਏਕਾ 
ਕਾਇਮ ਹੋ ਸਕਦਾ ਹੈ । ਨੀਤੀ ਦੀ ਥਾਂ ਕੇਵਲ' ਦਾਅ ਪੇਚਾਂ 
ਵਿਚ ਤਬਦੀਲੀ ਕਰਕੇ ਸਾਂਝੇ ਦੁਸ਼ਮਣ ਵਿਰੁਧ_ ਇਕੱਠੇ 
ਹੋਇਆ ਜਾ ਸਕਦਾ ਹੈ । ਆਸ ਹੈ ਹੌਰ ਧਿਰਾਂ ਵੀਂ ਇਸ 
ਸੰਬਧੀ ਆਪਣੇ ਵਿਚਾਰ ਪੇਸ਼ ਬਰਕੇ ਇਸ ਚਰਚਾ ਨੂੰ ਅਗੋਂ 
ਤੋਰਨਗੀਆਂ ਤੇ ਕਿਸੇ ਆਦੀ ਪਰੋਗਰਾਮ ਉਤੇ' ਪੁਜਣ ਪਵਿਚ 
ਸਹਾਈ ਹੋਣਗੀਆਂ । 


ਪਲਸ ਮੰਚੈ ਪ੍ਰਕਾਸ਼ਨ ਕਮੋਟੀ ਵੱਲੋ" ਟਿਕ ਰਿਪੋਰਟ/ਸੁਰਜੀਤ ਬਰਾੜ 


੮ ਮੰਚ ਦੀ ਪ੍ਰਕਾਸ਼ਨ ਕਮੇਟੀ, ਨੋ ਆਪਣੇ ਮਿਥੇ 
ਪ੍ਰਕਾਤਨਾ ਕੀਤ੍ਰੀ ਹੈ । ਮੋਰੀ ਟਾਈਲਰ ਦੀ _'ਭਾਰੜੀ 
ਚਮਨ ਲਾਲ ਮੁਲ 10/-), 


ਚੌਣਵਾਂ ਕਾਵਿ-ਸੰਗ੍ਰਹਿ 'ਪਹੁੰਚੇ ਹਾਂ ਕਿਸ ਮੁਕਾਮ ਤੇ` ਖਲ 4-), 


ਹੋਏ ਪ੍ਰੋਗਰਾਮ ਅਨੁਸਾਰ ਇਸ ਸਾਲ ਪੰਜ ਕਿਤਾਬਾਂ ਦੀ 
ਜੇਲ੍ਹਾਂ ਵਿਚ ਮੋਰੇ ਪੰਜ ਸਾਲ' _(ਅਨੁਵਾਇਕ : 
ਗੁਰਸ਼ਰਨ ਸਿੰਘ ਤੇ _ ਪ੍ਰਮਿੰਦਰਜੀਤ ਦੀ ਸੰਪਦਨਾ ਥੱਲੋਂ ਕਵਿਤਾ _ਦਾ ਇਕ 


ਡਾਕਟਰ 


ਨਵਕਿਰਨ ਦੀ ਸੈਪਾਦਤ 'ਮਲਾਂਹਾਂ ਦੀ 


ਹੇਕ ਤੇ' (ਮੂਲ 4/-), ਗੁਰਬਖਸ਼ ਜੱਸ ਦਾ ਸੈਪਾਦਤ ਹਿੰਦੀ ਅਤੇ ਉਰਦ੍ਰ੍‌ ਕਹਾਣੀਆਂ ਦਾ _ ਚੋਣਵਾਂ ਸੰਗ੍ਰਹਿ 
'ਹਮਾਇਤੀ' (ਮੁੱਲ 5/-) ਅਤੇ ਅਜੋਕੀ ਸਥਿਤੀ ਤੇ ਸੁਰਜੀਤ ਬਰਾੜ ਦਾ ਸੰਪਾਦੜ_ਚੋਣਵਾਂ ਗੀਤ ਸੰਗ੍ਰਹਿ 'ਜਾਂਗ 
ਜਾਗ ਓਏ ਲੌਕ੍ਹਾ' (ਮੁੱਲ 2/-) । ਇਸ ਵਿਚ ਪਹਿਲੀਆਂ ਤਿੰਨ ਕਿਤਾਬਾਂ ਹੁੱਸ਼ਿਆਰਪੁਰੇ, ਚੰਡੀਗੋੜ੍ਹ ਅਤੇ ਜਲੰਧਰ ਸਮਾਗਮਾਂ 
ਤੇ ਰੀਲੀਜ਼ ਕੀਤੀਆਂ ਗਈਆਂ ਤੇ ਹੋਰ ਸਾਹਿਤਕ ਸਮਾਗਮਾਂ ਵਿਚ ਇਹਨਾਂ ਦੀ ਵਿਸਥਾਰ ਨਾਲ ਪਹਿਚਾਣ ਕਰਵਾਈ 
ਗਈ. । ਪਾਠਕਾਂ ਵਲੋਂ” ਇਹਨਾਂ ਕਿਤਾਬਾਂ ਨੂੰ-ਭਰਪੂਰ ਹੁੰਗਾਰਾ ਮਿਲਿਆ ਹੈ 1 ਅਲੌਚਕਾਂ ਵਲੋਂ“ 'ਪਨੂੰਚੇ ਹਾਂ ਕਿਸ ਮੁਕਾਮ/'ਤੇ' 
ਪੁਸਤਕ ਇਸ ਸਾਲ ਦੀ ਸਾਰਿਆਂ ਨਾਲੋ” ਮਹੱਤਵਪੂਰਣ ਪੁਸਤਕ ਆਖੀ ਗਈ ਹੈ । ਮੈਰੀ ਟਾਇਲਰ ਦੀ ਕਿਤਾਬ ਜੋ-ਹੁਣ 
ਸੈਸਾਰ ਦੇ ਇਨਕਲਾਬੀ ਸ:ਹਿਤ ਵਿਚ ਇਕ ਕਲਾਸਿਕ ਦੀ ਥਾਂ ਰੱਖਦੀ ਹੈ, ਪੰਜਾਬੀ ਪਾਠਕਾਂ ਵਿਚ ਵੱਡੀ ਗਿਣਤੀ ਵਿਚ 
ਪੁੱਜੀ ਹੈ । ਨਵੇ” ਕਵੀਆਂ ਦੀ ਪਹਿਚਾਣ ਵਿਚ 'ਮਲਾਹਾਂ ਦੀ ਹੇਕ 'ਤੇ' ਇਕ ਬੜੀ ਜ਼ਰ੍ਹਰੀ ਭ੍ਰਮਿਕਾ ਨਿਭਾ ਰਹੀ ਹੈ । 
ਬਾਕੀ ਦੋਨੋ” ਕਿਤਾਬਾਂ ਛੈਦੜਾ ਸਮਾਗਮ ਤੇ `ਰੀਲਜ਼ ਕੀਤੀਆਂ ਜਾਣਗੀਆਂ । 


ਸੋਧ ਜਢੋਂ ਵੀਂ ਵੀਡਤਸੀ ਸ਼ੋਰ ਦਾ ਨੱਪ ਕੇ ਖੁੱਰਾ 
ਜਨਵਰੀ 1985 ਦਾ 'ਸਮਤਾ' ਪੜ੍ਹਿਆ 4. ਮੈ" ਤੁਹਾਡਾ ਲੱਭਣਾ ਚਾਹਿਆ ਹੈ ਸੈ" ਟਰਕਦੇ ਹੋਏ ਫਿੱ'ਡੇ ਨੂੰ 
ਸ਼ਾਮਲ ਤੱਕਿਆ ਹੈਂ ਆਪਣੀ ਪੂਰੀ ਦੁਨੀਆਂ ਨੂੰ 


ਧਿਆਨ ਇਸ ਅੰਕ ਵਿਚਲੀਆਂ ਪਾਸ਼ ਦੀਆਂ. ਕਵਿਤਾਵਾਂ 
ਵਿਚ ਛਪੀਆਂ ਕੁਝ ਉਕਾਈਆਂ ਵੱਲ ਦਵਾਉਣਾ ਚਾਹੁੰਦਾ 
ਹਾਂ ? ਇਹ ਕਵਿਤਾਵਾਂ ਅਸੀ" ਪਿਛਲੇ ਸਮਿਆਂ .ਵਿਚ ਵੱਖ- 
ਵੱਖ ਥਾਵਾਂ ਤੇ ਕਵੀ ਦੋ ਮੂੰਹ" ਸੁਣੀਆਂ ਹਨ ਤੈ ਅਨੇਕਾਂ 
ਮਿੱਤਰਾਂ ਨੂੰ ਲੱਗ ਭੱਗ ਜਬਾਨੀ ਯਾਦ ਹਨ । ਪਹਿਲੀ 
ਕਵਿਤਾ ਵਿਚ "ਮੈ ਤੇਰੇ ਦਸੇਂ ਹੋਏ ਹੀ ਇਸ਼ਟ ਪੂਜਾਂਗੀ”” 
ਦੀ ਥਾਂ ਤੇ 'ਇਸ਼ਕ ਪ੍ਰਜਾਂਗੀਂ” ਛਪ ਗਿਆ ਹੈ । ਇਸੇ 
ਤਰ੍ਹਾਂ ਦੂਜੀ ਕਵਿਤਾ 'ਬਦੇਖਲੀ ਲਈ ਬਿਨੈ ਪੱਤਰ' ਵਿਚ 
ਇਕ ਸਤਰ ਉੱਕਾ ਹੀ ਗਇਬ ਹੈ । ਹੈ। 
96 


ਇਸ ਕਤਲ ਦੀ ਸਾਜ਼ਿਸ਼ ਵਿਚ । 

ਇਸ ਟੁਕੜੇ ਦੀ ਹੇਠਲੀ ਸਤਰ ਛਪੀ ਨਹੀ” ਜਿਸ 
ਕਾਰੇਨ ਪਤਾ ਨਹੀ” ਲਗਦਾ ਕਿ ਕਵੀ ਦੀ ਪ੍ਰੀ ਦੁਨੀਆਂ 
ਕਾਸ ਵਿਚ ਸ਼ਾਮਲ ਹੈ । ਇਸੇ ਤਰ੍ਹਾਂ ਇਕ ਹੋਰ ਥਾਂ'ਕਤਲ' 
ਦੀ ਥਾਂ 'ਕਾਤਿਲ' ਛਪ ਗਿਆ ਹੈ । ਕਿਰਪਾ ਕਰਕੇ 
ਅਜਿਹੀਆਂ ਗਲਤੀਆਂ ਨੂੰ 'ਸਮਤਾ' ਵਿੱਚ੍ਰ ਨਾ ਹੋਣ ਦਿਤਾ 
ਜਾਵੇ'। ਸਾਨੂੰ ਪਰਚੇ ਤੇ ਕਵੀ, ਦੋਹਾਂ ਨਾਲ ਡਾਢੀ ਅਪਣਤ 
ਲਖਵਿੰਦਰ ਸਿੰਘ 'ਹੁੰਦਲ” 


ਨਜ਼ਮ 
ਚੌਰਸਤੋ ਤੋ ਅਗਾਂਹ/ਕਰਮਜੀਤ.ਸਿੰਘ 


ਉਹ ਮੈਨੂੰ ਜਦ'ਵੀ ਮਿਲੋਂ ਨੇ, 

ਚੌਰਾਹੇਂ ਤੇ ਹੀ ਮਿਲੋਂ ਨੇ । 

ਉਨ੍ਹਾਂ ਮੈਨੂੰ,ਮੋਰੇ ਰਾਹ ਤੋਂ ਰੋਕ ਕੇ 

ਕਿਸੋ ,ਹੌਰ ਰਾਹ ਤੋਂ ਤੌਰਨ ਲਈ. ਵਾਹ ਲਾਈ ਹੈ । 
ਪਜ-ਮੈੱ` ਕਦੇ ਵੀ ਆਪਣਾ ਰਾਹ ਨਹੀ ਛੱਡਿਆ । 
ਕਿਉਕਿ ਮੈਂ ਜਾਣਦਾ ਹਾਂ 

ਕਿ ਇਸ ਰਾਹ ਤੋਂ ਤਿਲਕਿਆਂ,ਮੈ" ਉਥੇ ਹੀ ਪਹੁੰਚ ਜਾਵਾਂਗਾ 
ਜਿਥੋ ਨਿਕਲਣਾ ਤੇ ਫਿਰ ਰਾਹੇ ਪੈਣਾ, 

ਘੱਫੋ-ਘੱਟ ਇਸ ਜ਼ਿੰਦਗੀ ਵਿਚ ਤਾਂ ਸੋਭਵ ਨਟੀ'। 


ਉਹ ਕਹਿੰਦੇ ਹਨ ਕਿ ਮੇਰਾ ਰਾਹ 

ਸੁਨਹਿਰੀ ਵਿਰੋਸੇ ਨੂੰ ਫੋਲਣ ਦਾ ਰਾਹ ਹੈ । < 
ਜਿਸਤੇ ਝੁਰਿਆਂ ਹੋਰ ਸਭ ਵਿਰਸੇ, 

ਲੰਹੇ,, ਮੁੱਥਰ ਜਾਂ ਸ਼ੀਸ਼ੇ ਦੇ ਵਿਖਾਈ ਦਿੰਦੇ ਹਨ । 
ਸੈ` ਜਵਾਬ ਦਿੰਦਾ ਹਾਂ 

ਕੋਈ ਵੀ ਵਿਰਸਾ`ਨਿਰੌਲ ਸੁਨਹਿਰੀ, 

ਰੁਪਹਿਰੀ ਜਾਂ ਪੱਥਰ ਦਾ ਨਹੀ” ਹੂੰਦਾ । 

ਹਰ ਵਿਰਸੇ ਵਿਚ ਸੋਨਾ ਵੀ-ਹੁੰਦਾ ਹੈ 

ਤੇ ਪੱਥਰ ਵੀ 

ਫਿਰ ਮੈ ਸਿਰਫ ਸੁਨਹਿਤੀ ਵਿਰਸੇ ਦੀ ਭਾਲ ਵਿਚ 
ਆਪਣਾ ਧੈਡਾ ਥੌਟ' ਕਿਉ” ਕੇਰਾਂ $ 

ਉਹ ਆਖਦੇ ਹਨ ਕਿ ਮੋਰਾ ਰਾਹ 

ਵਿਗਿਆਨ ਤੋ ਪਾਰ ਜਾ ਕੇ 

ਰਹੱਸ ਛੀ ਭਾਲ ਕਰਨਾ ਹੈ, 


ਕਿਉਕਿ ਵਿਗਿਆਨ-ਦੀ. ਇਕ ਸੀਮਾ,ਹੁੰਦੀ ਹੈ; ( 


ਇਹ ਕਾਢਾਂ ਇਹ ਸਭਿਅਤਾ ਦੇ ਅੰਬਾਰ ਸਭ ਝੂਠੇ ਹਨ । 
ਉਨ੍ਹਾਂ ਦੀ ਇਸ ਰਾਇ ਤੇ ਮੈ' ਵਿਅੰਗਮਈ ਮੁਸਕਾਣ ਸੁੱਟਦਾ ਹਾਂ 
ਮੈਨੂੰ ਪਤਾ ਹੈ 

ਉਹ ਨਿੱਤ-ਦਿਨ ਵਿਗਿਆਨ ਨੂੰ ਜੋਵਾ ਵਿਚ ਰੱਖਦੇ 

ਜੀਵਨ ਦੀਆਂ, ਰਾਜਨੀਤੀ ਤੇ ਧਰਮਾਂ ਦੀ ਠੇਕੇਦਾਰੀ ਦੀਆਂ 
ਮੰਜ਼ਿਲਾਂ ਤੋਅ ਕਰ ਰਹੇਂ ਹਨ.। 

ਤੇ ਇਸੇ ਲਈ ਉਨ੍ਹਾਂ ਦਾ ਵਿਗਿਆਨ ਨੂੰ ਝੂਠਿਆਂ ਕਹਿਣਾ 
ਇੰਕ ਧੋਖਾ ਹੈ ਪਾਖੰਡ ਹੈ 

ਫਿਰ.ਮੈੱ` ਇਸ ਧੋਖੇ ਪਖੰਡ ਦੇ ਰਾ਼ ਤੇ ਪੈਰ ਕਿਉ" ਧਰਾਂ? 
ਉਹ 'ਕਹਿੰਦੇ ਹਨ 

ਮੇਰਾਂ ਰਾਹ ਰਾਜ-ਸੱਤਾਂ ਨੂੰ ਨਮਸਕਾਰ ਕਰਨ ਵਲ ਜਾਂਦਾ ਹੈ, 
ਕਿਉਕਿ ਰਜ ਸਤ] ਨੇ ਮੈਨੂੰ ਨੌਕਰੀ ਬਖਸ਼ੀ .ਹੈ 1 

ਰਾਜ ਸੱਤਾ ਨੇ ਮੈਨੂੰ ਜ਼ਿੰਦਗੀ ਦੀ ਰੋਜ਼ੀ ਦਿੱਤੀ ਹੈ । 

ਪਗ ਮੈ"ਜਾਣਦਾ ਹਾਂ ਕਿ ਰਾਜਸੱਤਾ ਇਕ ਹੁੰਦੀ ਜਾਂ ਦ੍ਰਸਰੀ। 
ਮੈਨੂੰ ਨੌਕਰੀ ਲੌਣ ਲਈ, 

ਅਜਿਹੀਆਂ ਹੀ ਜਨਮ-ਪੀੜਾਂ -ਵਿਚੋ` ਲੰਘਣਾ ਪੈਣਾ ਸੀ, 
ਜਿਨ੍ਹਾਂ ਵਿਚੋ' ਲੰਘਣ ਬਾਦ, 


ਅੱਧੀਉ ਵੱਧ ਉਮਰ ਕੌਗ ਕੇ, 
ਕਿਤਾਬਾਂ ਨਾਲ ਮੱਥਾ ਮਾਰ ਕੇ, 
ਮੈ ਹੁਣ੍ਹ ਵਾਲੀ ਥਾਂ ਤੇ 
ਸਿਫ਼ਾਰਸ਼ਾਂ ਤੇ ਪੈਸਿਆਂ ਦੇ ਚੜ੍ਹਾਵੇ ਨਾਲ ਹੀ ਪਹੁੰਚਦਾ । 
ਮੇਰਾ ਵਿਸ਼ਵਾਸ ਹੈ ਕਿ ਕਿਸੇ ਹੌਰ ਰਾਜ਼ ਸੱਤਾ ਵੇਲੇ 

ਸੈ” ਹੁਣ ਨਾਲੋ” 

ਵਧੇਰੇ ਮਾਨਸਿਕ ਸ਼ਾਂਤੀ ਦਾ ਜੀਵਨ ਬਤੀਤ ਕਰ ਸਕਦ' । 
ਇਸ ਲਈ ਰਾਂਜ-ਸੱਤਾ ਦੀ ਚੌਗਾਠ ਤੇ ਸਿਰ ਝਕਾਉਣਾ, 
ਮੈ” ਮੰਨ ਨਹੀ” ਸਕਦਾ । 

ਕਿਉ'ਕਿ ਸਿਰ ਸੋਚਣ ਲਈ ਹੈ, 

ਚੁਗਾਠਾਂ ਤੇ ਰਗੜਨ ਲਈ ਨਹੀ” । 


ਹੁਣ ਇਕੋ ਇਕ ਰਾਹ ਰਹਿ ਜਾਂਦਾ ਹੈ, 
ਜਿਸ ਉਪਰ ਮੈ ਅਗਾਂਹ ਵਧਦਾ ਹੈ । 
ਤੇ ਉਹ ਰਾਹ ਹੈ, 
ਵਿਰਸੇ ਨੂੰ ਤਿੱਖੀ ਨਜ਼ਰੇ ਤੋਲ ਕੇ 
ਸੋਠੇ ਤੇ ਪੱਥਰ ਨੂੰ ਵੱਖ ਕਰਕੇ 
ਸੋਠੇ ਨੂ ਅਪੰਣਾਉਂਣ ਦਾ ਪੱਥਰਾਂ ਨੂੰ ਗੁਆਉਣ ਦਾ । 
ਇਹ ਉਹ ਰਾਹ ਹੈ ? 
ਜਿਸਤੇ ਤੁਰਿਆਂ ਰਹ੍ਰੱਸ ਕੁਝ ਵੀ ਨਹੀਂ 
ਅੱਜ'ਦਾ ਰਹੱਸ ਕਲ੍ਹ ਦਾ ਤੱਥ ਹੋਵੇਗਾ 
ਜਿਸ ਨੂੰ ਮਨੁੱਖ ਨੇ .% 
ਤਲੀ ਤੇ ਰੱਖ ਕੇ ਵੇਖਣਾ ਹੈ । ਰ੮ 
ਇਹ ਉਹ ਰਾਹ ਹੈ ਜਿਸ ਤੇ, 
ਸਿਰ ਨੂੰ ਝੁਰਾਉਣ ਦੀ ਕੀਮਤ ਨਹੀਂ” ਪੈਦੀ, 
ਸਿਰ ਦੀ ਸੋਚ ਦੀ ਕੀਮਤ ਪੈਦੀ ਹੈ ।` 
ਰਾਹ ਕੰਡਿਆਂ ਭਰਿਆਂ 'ਵੀ ਹੈ ਤੇ ਔਖਾ ਵੀ । 
ਪਰ ਜਿਸ ਰਹ ਤੇ ਹੁਣ ਤੱਕ ਸਫਲਤਾ ਨਾਲ ਤੁਰਦਾ ਹਾਂ 
ਤੇ ਜਿਸ ਰਾਹ ਤੇ ਡ੍ਰਿਆਂ 


-ਸੌਚਣ ਤੇ ਕਰਨ ਵਿਚ ਘੱਟ ਤੋਂ” ਘੱਟੇ ਅੰਤਰ ਹੈ 1 


ਜਿਸ ਦੇ ਨਤੀਜੇ ਸੋ ਫ਼ੀ ਸੰਦੀ ਨਹੀਂ' ਤਰਾਂ " 

ਘੱਟੋ ਘੱਟ ਨੱਬੇ ਫੀ ਸਦੀ 

ਜਾਂ ਸੱਠ ਸੱਤਰ ਫ਼ੀ ਸਦੀ ਠੀਕ ਨਿਕਲਦੇ ਹਨ; 

ਇਸ ਰਾਹ ਨੂੰ ,ਛੱਡ ਕੇ ਮੈ 

ਉਹਨਾਂ ਰਾਹਾਂ ਨੂੰ ਕਿਉ” ਅਪਣਾਵਾਂ 

ਜਿਸਦਾ ਨਤੀਜਾ, ਜੁੰਮੇਸ਼' ਸਿਫ਼ਰ ਹੀ ਰਹਿੰਦਾ ਹੈ । 
ਉਨ੍ਹਾਂ ਦੀ ਕਹੀ ਗੱਲ ਨੂੰ ਮੈ" ਮੁੜ ਮੁੜ 

ਸੋਚਿਆ ਤੇ :ਵਿਚਾਰਿਆ ਹੈ । 

ਸੋਚਣ ਵਿਚਾਰਨ ਉਪਰੰਤ 

ਮੈੱ' ਆਪਣੇ ਰਾਹੇ ਹੀ ਤੁਰਨ ਦਾ ਫ਼ੌਸਲਾ ਕੀਤ' ਹੈ । 

ਇਸ ਰਾਹ ਉਪਰ ਉਦੋਂ" ਤੱਕ ਤੁਰਦਾ ਜਾਵਾਂਗਾ 

ਜਦੋ ਤੱਕ ਮੈਨੂ ਦੁਬਾਰਾ ਚੁਰਾਹੇ ਤੇ. ਨਹੀ' ਆਉਣਾ ਪੈਦਾ 
ਉਦੋ ਤਕ ਮੈਂਨੂੰ “ਉਨ੍ਹਾਂ” ਦੇ ਦੇਰਸ਼ਨ ਵੀ ਨਹੀ" ਹੋਣਗੇ ।੦ 


ਭ 7" 


੧ਿ੪315181€0 ੪11੧ ੧੧੪ ੧ਿ6015181, ਚਿ੦ #੯ 78788, ੧੧੦੪ €ਿ੦ 0) '1239?-0 ੪੨੧੬੦ 16.4 80 
>੦੪॥ 01169 ੧੦ 0/2੧--133 
ਦੀਦ ਦੱ ਦ ਦ ਦ ਦਦਦ----=--- 


ਪੰਜਾਬ ਲੋਕ ਸਭਿਆਚਾਰ ਮੰਚ ਦਾ ਸਾਲ'ਨਾ ਸਥ'ਪਨ' ਦਿਵਸ 16 ਮਾਰਚ ਛੇ੯ੜਾ ਵਿੱਖੋ 

14 ਮਾਰਚ 7982, ਨਸਰਾਲੀ ਵਿਖੇ ਪੰਜਾਬ ਲੌਕ ਸਭਿਅ'ਚਾਰ ਮੰਚ ਦੀ ਸਥਾਪਨਾ ਕੀਤੀ ਗਈ ਸੀ। ਇਸੇ ਸਾਲ 
20 ਜੂਨ ਮਹਿਲ ਗਹਿਲਾਂ ਦੇ ਸਮਾਗਮ ਵਿਚ ਸੰਸੈਥਾ ਦਾ ਅੰਲਾਨਨਾਮਾ ਤੋਂ ਵਿਧਾਨ ਪਾਸ ਕੀਤਾ ਗਿਆ । ਇਸ ਅੰਲਾਨ- 
ਨਾਮਾਂ ਦੇ ਅਨੁਸਾਰ ਪੰਜਾਬ ਲੋਕ ਸਭਿਆਚਾਰ ਮੰਚ ਐਸੇ ਕਾਮਿਆਂ ਦੀ ਸਿ ਹੈ, ਜਿਸਨੇ ਸਭਿਆਚਾਰ ਖੇਤਰ ਵਿਚ 
ਸਕਾਰਆਤਮਕ ਪਹਿਲੂਆਂ ਨੂੰ ਸਥਾਪਤ ਕਰਦੇ, ਹੋਏ ਮੌਜੂਦਾ ਗਲੇ ਸੜੇ ਨਿਜ਼ਾਮ ਨੂੰ ਬਦਲ ਸੁੱਟਣ ਲਈ ਲੋਕਾਂ ਨੂੰ ਪ੍ਰੇਰਤ 
ਕਰਨਾ ਹੈ । ਮੁੱਢਲੇ ਦੌ ਸਾਲਾਂ ਵਿਚ ਇਸ ਜਥੇਬੋਦੀ ਨੇ ਪੰਜਾਬ ਦੇ ਵੱਖ ਵੱਖ ਇਲਮੰਕਆਂ ਵਿਚ ਸਮਾਂਗਮ' ਕਰਵਾ ਕੇ 
ਆਪਣੀ ਪਹਿਚਾਣ ਦਾ ਕੰਮ ਮੁਕੰਮਲ ਕੀਤਾ । ਨਸਰਾਲੀ, ਮਹਿਲ ਗਹਿਲ, ਘੁੰਗਰਾਲ), ਅਗ੍ਰੀਮਪਰ, ਲਹਿਰਾਗਾਰਾ, 
ਕੋਟਕਪੂਰਾ, ਛੈਦੜਾ, ਪੁਰਹੀਰਾ, ਜਲੰਧਰ, ਅਮਿਤਸਰ, ਕਬਰਵਾਲਾ, ਗਿਦੜਬਾਹਾ, ਦੂਰ ਦੂਰ ਇਲਾਕਿਆਂ ਵਿਚ_ਮੰਚ ਵਲੋ' 
ਸਭਿਆਚਾਰਕ ਵਿਸ਼ਿਆਂ ਤੋਂ ਗੋਸ਼ਟੀਆਂ, ਨਾਟਕ ਤੇ ਗੀਤ ਸਮਾਗਮ ਕਰਵਾਏ ਗਏ । ਇਸ ਸਾਲ ਖੰਜਾਸ਼ ,ਵਿਚ ਏਨੀ 
ਅਸੁਖਾਵੀਂ ਹਾਲਤ ਹੋਣ ਤੇ ਵੀ ਮੰਚ ਨੇ ਆਂਪਣੀਆਂ ਸਰਗਰਮੀਆਂ ਜਾਰੀ ਰੱਖੀਆਂ । ਵੱਡੇ ਨਾਟਕ ਸਮਾਗਮਾਂ ਦੀ ਖੁਲ੍ਹੀ 
ਇਜਾਜ਼ਤ ਨਾ ਹੋਣ ਕਰਕੇ ਮੰਚ ਵਲੋ" ਆਪਣੀ ਪਹਿਲ'ਕਦਮੀ ਕਰਕੇ ਵੀ ਸਾਹਿਤਕ ਸਮਾਗਮ ਕਰਵਾਏ ਗਏ ਤੇ ਹੋਰ ਥਾਵਾਂ 
ਤੇ ਵੀ ਮੰਚ ਦੇ ਸੈਚਾਲਕ ਉਥੋਂ” ਦੀਆਂ ਸਾਹਿਤ ਸਭਾਵਾਂ ਦੇ ਸਮਾਗਮਾਂ ਵਿਚ ਜਾ ਕੇ ਇਸ ਮੌਜੂਦਾ ਸਥਿਤੀ ਵਿਚ ਸਾਹਿਤ- 
ਕਾਰਾਂ ਦੀ ਭੂਮਿਕਾ ਬਾਰੇ ਵਿਚਾਰ ਗੌਸ਼ਟੀਆਂ ਵਿਚ ਹਿੱਸਾ ਲੈਦੇ ਰਹੇ । ਤਲਵਾੜਾ, ਬੁਲੋਵਾਲ, ਚੇਡੀਗੜ੍ਹ, ਹੁਸ਼ਿਆਰਪੁਰ, 
ਖੰਨਾ, ਕੋਟਕਪੂਰਾ, ਸਮਰਾਲਾ ਤੇ ਰਾਮਪੁਰਫ੍ਰਲ ਵਿਖੇ ਇਹ ਸਾਰੇ ਸਮਾਗਮ ਬੜੇ ਹੀ ਸਫਲ ਸਮਾਗਮ ਸਨ 1 ੍ 

ਇਸ ਸਾਲ 26 ਜਨਵਰੀ ਦਾ ਪਲਸ ਮੰਚ ਦਾ ਸੂਬਾਈ ਸਮਾਗਮ ਪੰਜਾਬ ਦੇ ਸਭਿਆਚਾਰਕ ਇਤਿਹਾਸ ਚ ਇਕ ' 
ਯਾਦਗਾਰੀ ਸਮਾਗਮ ਸਥਾਪਤ ਹੋਇਆ! ਹੈ । ਹੁਣ 16ਮਾਜ਼ਚ ਛੌਦੜਾ ਵਿਖੇ ਮੰਚ ਦਾ ਸਾਲਾਨ' ਸਥਾਪਨਾ ਦਿਵਸ ਹੋ ਰਿਹਾਂ 
ਹੈ, ਜਿਸ ਵਿਚ ਵਧੀਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਅਤੇ ਨਾਲ ਹੀ ਅਹੁਦੇਦਾਰਾਂ ਦੀ ਚੋਣ ਹੌਵੇਂਗੀ । 
ਇਹ ਸਾਰਾ ਪ੍ਰੋਗਰਾਮ ਛੱਦੜਾ ਦੀ ਪੱਕੀ ਸਟੇਜ ਤੇ _ਕੀਤਾ-ਜਾਫੋਗਾ, ਜ਼ਿਸਨੂੰ ਪਿਛਲੇ ਸਾਲ ਇਪਾਨਾ (ਕੈਨੇਡਾ) ' ਤੋ" ਫੋਡ 
ਨਾਲ-ਅਤੇ ਪਿੰਡ ਨਿਵਾਸੀਆਂ ਦੀ ਸਹਾਇਤਾ ਨਾਲ ਉਸਾਰਿਆ ਗਿਆ ਸੀ । 
“ ਪ੍ਰੋਗਰਾਮ ਸ਼ਨੀਵਾਰ 16 ਮਾਂਰਚ ਰਹ 

72 ਤੋ 2 ਵਜੇ ਤੱਕ--ਪਿਛਲੋਂ ਸਾਲ ਦੇ ਕੌਮਾਂ ਦਾ ਰੀਵੀਊ, ਚੋਣ ਅਤੇ ਅਗਲੇ ਸਾਲ ਲਈ ਕੌਮ ਮਿਥਨਾ.। 

2 ਤੋ' 3 ਵਜੇ ਤੱਕ--ਸਕੂਲ ਬੱਚਿਆਂ ਦਾ ਗੀਤ, ਕਵਿਤਾ ਅਤੇ ਮੋਨੋ ਐਕਟਿੰਗ ਦਾ ਮੁਕਾਬਲਾ । 

3 ਤੋਂ” 5 ਵਜੇ ਤੱਕ--ਸਮੂਹ -ਗੀਤ । 7 ਤੋ” 8 ਵਜੇ ਡੱਕ--ਐਕਸ਼ਨ ਗੀਤ । 

੪ ਤੋ” 9 ਵਜੇ ਤੱਕ--ਕਵਿਤਾ ਸੰਮਾਗਮ ।. ਰਾਤ 9 ਵਜੇ ਤੋਂ' ਸਵੇਰੇ 5 ਵਜੇ ਤੱਕ--ਨਾਟਕ ਅਤੇ ੀਤ ਸਗ 

ਨਾਟਕ ਸਮਾਗਮ ਵਿਚ ਦੇਵ ।ਰਸ਼ ਹਾਰ ਗਏ, 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' (ਡਾ. ਆਤਮਜੀਤ ਸਿੰਘ), ਭਗਤ 
ਸਿੰਘ ਦੀ ਪ੍ਰਸਿੱਧ ਕਿਰਤ 'ਬੈਥ ਦਾ ਫਲਸਫਾ` ਤੇ ਅਧਾਤਿਤ ਪ੍ਰੋ. ਦੀਦਾਰ ਸਿੰਘ ਰਚਿਤ ਕਵਿਤਾ ਦਾ ਨਾਟਕੀ ਰੂਪ ਅਤੇ 
ਜਲੰਧਰ ਸਮਾਗਮ ਦੀਆਂ ਚੋਣਵੀਆਂ ਕਿਰਤਾਂ ਪੋਸ਼ ਕੀਤੀਆਂ 'ਜਾਣਗੀਆਂ 1 

੦ ਸਮਾਗਮ ਤੇ ਬਾਹਰੇ” ਆਏ ਮਨਿਿਮਾਨਾਂ ਲਈ ਰੌਟੀ ਦਾ ਇੰਤਜ਼ਾਮੇ ਹੋਵੇਗਾ । 

੦ ਛੋਦੜਾ ਆਉਣ ਲਈ ਲੁਧਿਆਣਾ ਸਮਰੌਲਾ ਰੋਡ ਤੇ ਕਟਾਨੀ ਕਲਾਂ ਬੱਸ ਅੱਡੇ ਤੋਂ ਉਤਰਨਾ ਹੈ । ਉਥੋਂ” ਫ਼ੈਦੜਾ 
1ਡੂ ਕਿਲੋਮੀਟਰ ਦੇ ਫ਼ਾਸਲੇ ਤੇ ਹੈ ਕਟਾਨੀ ਕਲਾਂ ਤੋ' ਛੰ ਦੜਾ ਤੱਕ ਲਿਆਉਣ ਦਾ ਪ੍ਰਬੰਧ ਵੀ ਪ੍ਰਬੈਧਕਾਂ ਵਲੋ“ ਕੀਤਾ ਜਾਏਗਾ 

੦ ਪਲਸ ਮੰਚ ਦੇ ਅਹੁਦੇਦਾਰਾਂ ਦੀ'ਚੌਣ 16 ਮਾਰਚ 12-- ਵਜੇ ਦੇ ਸੈਸ਼ਨ ਵਿਚ ਕੀਤੀ ਜਾਏਗੀ । ਹਰ, ਉਹ 
ਸਭਿਆਚਾਰਕ ਕਾਮਾ/ਟੌਲੀ, ਜਿਹੜੀ ਪੰਜ਼ਾਬ,ਲੱਂਕ ਸਭਿਆਚਾਰਕ ਮੰਚ ਦੇ ਐਲਾਨਨਾਮੇ ਅਤੇ ਵਿਧਾਨ ਨਾਲ ਸਹਿਮਤ ਹੈ 
ਅਤੇ ਲਾਗੂ ਕਰਨ ਲਈ ਵਚਨਬੱਧ ਹੈ, ਉਹ 16-ਮਾਰਚ ਦੁਪਹਿਰ 12 ਵਜੇ ਤੱਕ ਮੁੱਢਲੀ ਮੈ'ਬਰਸ਼ਿਪ ਲੰ ਕਲ ਵਿਚ 
ਹਿੱਸਾ ਲੈ ਸਕਦਾ ਹੈ । 3 

ਨਰੋਏ, ਉੱਚੇ ਤੇ ਸੁੱਚੇ ੇ ਸਭਿਆਚਾਰ ਦੇ ਚਾਹਵਾਨ ਲੌਕਾਂ'ਨੂੰ ਅਪੀਲ ਹੈ ਕਿ ਮੰਚ ਦੇ ਸਮਾਗਮ ਵਿਚ ਸ਼ਾਮਲ ਹੋ ਕੋ 
ਇਸ ਦੀ ਸਫਲਤਾ ਲਈ ਵੱਡੇ ਪੈਮਾਨੇ:ਤੇ ਸਹਿਯੋਗ ਦੈਣ । ॥ ੪੬ 
ਸਬਜਿੰਦਰ ਕੇਦਾਰ ਸਕੱਤਰ ਪਲਸ, ਸੰਚ ਗੁਰਸ਼ਰਨ ਸਿੰਘ ਪ੍ਰਧਾਨ ਪਲਸ ਮੰਚ 


੧੬੧ 


-&. 


